ਮੁਲ 1.50 


ਅਪਰੈਲ, ਮਈ, ਜੂਨ 1968 


ਨਿਗਰਾਨ : ਰਘਬੀਰ ਸਿੰਘ 


| ਗੁਰਦਿਆਲ ਸਿੰਘ, ਰਤਨ ਸਿੰਘ, ਬੂਟਾ ਸਿੰਘ ਹ 
[_ਹੁੰਦਲ, ਵਿਰਦੀ, ਗੁਰਚਰਨ ਸਿੰਘ, ਫਤਹਿ ਜੀਤ ] 
[ਤੇਜਵੰਤ ਸਿੰਘ ਗਿੱਲ, ਪ੍ਰੀਤਮ ਸਿੰਘ 


[_ਗੋਸ਼ ਕ੍ਰੌਤਲ ਮੋ | 


- ਜਿਲਦ 4 


ਚੈਦਾ ਏਸ ! ਪੰਜ ਰੁਪਏ 


-- ਪ੍ਰਦੇਸ : ਦਸ ਸ਼ਲਿੰਗ 
੪੫ _ 


ਛ 


੪18120% 15 
੩੪੦੮੦ 0₹ 201 
_£0੧]3੭ 08 ੩੧1 
56140015, _ 60006੬65 
8੩80 50981 2606੨- 
`0੦1੧ €€00੩63 ੮੧੦੬ 
8 166੯੬॥ 2੧0 2/6-- 
668 _(ਸ2) _ 08੯0 
26.9. 1966 


ਦੇ 


-ਇਕ ਕਾਪੀ ! ਡੇਢ ਰੁਪਈਆ 


ਨਿਗਰਾਨ : ਰਘਬੀਰ ਸਿੰਘ 


ਅਪਰੈਲ--ਜੂਨ 1968 


ਇਸ ਅੰਕ ਵਿਚ 


ਕਵਿਤਾ 


ਜਰਮਨ ਕਵਿਤਾਵਾਂ 


ਕਹਾਣੀ 


ਫਰਾਂਸੀਸੀ ਕਹਾਣੀ 


ਗੋਰਕੀ __ ਮਨੁਖਤਾ ਦਾ ਲੇਖਕ 
ਜਤਾਬਦੀ ਮੈਕਸਿਮ ਹਜ ੩ 
ਗੋਰਕੀ ਤੇ ਲੈਨਿਨ 


ਨਿਬਧ ਸਾਹਿਤ ਵਿਚ ਪ੍ਰਤੱਖੀ ਕਰਣ 
ਸਾਹਿਤ ਭੇ ਸ਼ਰੇਣੀ ਘੋਲ 
ਪ੍ਗਤਿਵਾਦ ਤੇ ਆਧੁਨਿਕਤਾ 

ਪੁਸਤਕ 

ਪੜਚੋਲ 

ਤਸਾੰ 


ਹਰਭਜਨ ਸਿੰਘ ਹੁੰਦਲ, ਜਸਵੰਤ ਸਿੰਘ 
ਵਿਰਦੀ, ਫਤਿਹ ਜੀਤ, ਡ: ਗੁਰਚਰਨ ਸਿੰਘ, 
ਲਾਲ ਸਿੰਘ ਦਲ, ਨਿਰਮਲ ਅਰਪਨ, ਮੌਹਨ 
ਮਿੰ“ ਜੋਹਲ, ਬਲਜੀਤ ਸਿੰਘ ਬਾਸੀ, ਨਿਰਮਲ” 
ਸ਼ਮਸ਼ੇਰ, _ਗਰਨਾਮ ਢਿਲੋ, ਦੇਵ ਅਤੈ 
ਹਰਕੇਵਲ ਸਿੰਘ ਕੇਵਲ । 

ਜੋਗਾ ਸਿੰਘ, 


ਰਤਨ _ ਸਿੰਘ, . ਗੁਰਦਿਆਲ _ ਸਿੰਘ, 
ਬੂਟਾ ਸਿੰਘ 
ਜਾਂ ਪਾਲ ਸਾਰੜਰ ` 


[ਇਲੀਆ ਅਜਿਰਨਬਰਗ 
ਨ. ਕ. ਜੋਸ਼ੀ 
ਟ. ਰ. ਵਿਨੋਦ 


ਰੁਮੇਸ਼ ਕੰਭਲ ਮੋਘ 
ਪ੍ਰੀਤਮ ਸਿੰਘ 
ਅਮਰਜੀਤ ਸਿੰਘ 


ਤੇਜਵੈਤ ਸਿੰਘ ਗਿੱਲ, ਇੰਦਰ ਸਿੰਘ ਖਾਮੋਸ਼ _ 


੩” 
੩ 


ਗੁਰਜੀਤ ਹਾਂਸ, ਅਮਰਜੀਤ _ਸਿੰਘ ਡੇ 'ਹੌਰ __ 


ਹਰਭਜਨ ਸਿੰਘ ਹ੍ਰੰਦਲ 


ਦੋ ਕਵਿਤਾਵਾਂ 


ਆਕੇ 


ਸੀਮਾਂ 
ਇਹ ਗਵਾਂਢੀ 
ਲਿਕ ਪ੍ਰਸ਼ਨ ਦਾ ਚਿੰਨ੍ਹ ਬਣਕੇ 
ਮੌਰੇਂ ਬੂਹੇ ਤੇ ਖਲੋ ਕੇ 
ਰੋਜ਼ ਉੱਤਰ ਮੈਗਦਾ ਹੈ । 


ਮੈਂ ਰੋਮਾਂਟਿਕ ਕਵੀ ! 
ਮੋਰੀ ਸੀਮਾਂ !! 
ਮੇਰੀਆਂ ਮਜਬੂਰੀਆਂ !11 


ਮੈ ਤਾਂ ਇਸ ਨੂੰ ਆਖਦਾ; 
“ਆ ਕਿ ਤੈਨੂੰ 

ਜਜ਼ਬਿਆਂ ਸੰਗ ਛਲੋਕੱਢੇ ਹੋਏ 
ਗੀਤ ਦੇਵਾਂ । 


ਆ ਕਿ ਤੈਨੂੰ 

ਇਕ ਖਟੋਲੇ ਵਿਚ ਬਹਾ ਕੈ 
ਅੰਬਰਾਂ ਤੇ ਚਾੜ੍ਹ ਦੇਵਾਂ । 

ਤੇ ਕਿਸੇ ਤਾਰੇ ਦੇ ਉਤੇ 

ਤੇਰੀ ਖਾਤਰ 

ਸੁਪਨਿਆਂ ਦਾ ਮਹਿਲ ਪਾਵਾਂ । 


ਤਾ ਕਿ ਤੌਨੂੰ 
ਨਿਤ ਤੋਂਟਾਂ ਤੇ ਥੁੜਾਂ ਦੀ 
ਨਾਂ ਭਿਆਨਿਕ ਯਾਦ ਆਵੇ । 


ਹਰ ਸਵੇਰੇ 


ਇਕ ਖੁਸ਼ੀਆਂ ਦੀ ਪਰੀ 
ਤੇਰੇ ਵਿਹੜੇ ਵਿਚ ਆ ਕੌ 
ਮੁਸਕਰਾਵੇ 

ਪੋਲ ਪਾਵੇ ।”' 


ਇਹ ਗਵਾਂਢੀ ਪਰ ਮੇਰਾ 
ਮੂਰਖ ਨਿਰਾ । 


ਸੁਪਨਿਆਂ ਦੇ 

ਸ਼ੀਸ਼-ਮਹਿਲਾਂ ਨੂੰ ਭੁਲਾ ਕੇ 

ਏਸ ਧਰਤੀ ਤੇ ਹੀ ਰਹਿਣ ਲੋਚਢ' 
ਸੋਚਦਾ । 


ਤੇ ਪ੍ਰਸ਼ਨ ਦਾ ਚਿੰਨ੍ਹ ਬਣ ਕੇ 
ਰੋਜ਼ ਉਤਰ ਮੌਗਦਾ । 


ਵਿਦ੍ਰੋਹੀ 


ਵਰਤਮਾਨ ਦੀ 
ਇਕ ਗੱਲ ਵਿਚ ਵੀ 
ਜਿਸ ਨੂੰ ਕੋਈ ਵਿਸ਼ਵਾਸ਼ ਨਹੀਂ” ਸੀ । 


ਏਸ ਖਲਾ ਵਿਚ 

ਇਕ ਤਿ੍‌ਸ਼ੋਕ੍ਰ ਵਾਂਗ ਲਟਕਦੇ 
ਮੁਰਦਾ ਰੱਬ ਤੋ” 

ਜਿਸ ਨੂੰ ਕੋਂਦੀ 

ਆਸ ਨਹੀ' ਸੀ । 


ਗੱਲ ਗੱਲ ਪਿਛੋ” 
ਇਕ ਵਿਦੋਹ ਦੀ ਹੀ 
ਗੱਲ ਕਰਦਾ 


.<੬ 


ਏ ਜਿ ੨੨. ੯ 


ਹਰ ਗੱਲ ਉਸ ਢੀ 
ਮੁਰਦਾ ਅੰਗ ਨੂੰ 
ਤਿੱਖੇ ਨਸ਼ਤਰ ਵਾਂਗ੍ਰੰ ਕੱਟਦੀ । 


ਗੱਲਾਂ ਕਰਦਾ 
ਵਿਚੋ” ਹੀ ਫਿਰ 
ਇਕ ਸੁਪਨੇ ਦਾ ਜ਼ਿਕਰ ਕਰੈ, 


ਸੁਪਨਾ ਕਿ ਜਿਸ ਵਿਚ 
ਹਰ ਘਰ ਦੇ ਹੀ ਬੂਹੇ ਅੱਗੇ 
ਸੂਰਜ ਪਹਿਰਾ ਦਿੰਦਾ ਸੀ । 


ਪਤਨੀ ਆਖੇ 


ਇਹ ਬੈਦਾ ਤਾਂ 
ਹੋਰ ਕਿਸੇ ਧਰਤੀ ਦਾ ਵਾਸੀ । 


<< “ਗਲ ਅਕਲ 


ਗੁਰਚਰਨ ਸਿੰਘ 
ਗਜ਼ਲ 


ਚੜ੍ਹਿਆ ਗਗਨ ਦੇ ਉੱਤੇ ਜੁਨ-ਗਰਦੀਆਂ ਦਾ ਤਾਰਾ 
ਕਿੱਥੇ ਹੈ ਤਾਜ ਤੇਰਾ ਹੁਣ ਤਕ ਦੇ _ ਤਾਜਦਾਰ ? 
ਏਦਾਂ ਨਹੀਂ” ਹੈ ਹੋਣਾ ਦੁਖ ਜਰੰਦਿਆਂ ਗੁਜ਼ਾਰਾ 
ਲੰਣਾ ਪਵੇਗਾ ਸਾਨੂੰ ਹਥਿਆਰ _ਦਾ ਸਹਾਰਾ । 
ਅਗਿਣ ਮੇਰੇ ਵੀ ਕਿਰਤੀ ਜੈ-ਮਾਲਾ ਪਹਿਨ ਆਵੇ, 
ਮੈਨੂੰ ਨਹੀ” ਹੈ ਭਾਉ'ਦ' ਹੁਣ ਦੂਰ ਦਾ ਨਜ਼ਾਰਾ 
ਕਹਿਰ ਝਨਾ ਦਾ ਗ੍ਰੱਸਾ ਨਿਤ ਝਾਗ ਝਾਗ ਆਥਿਰ 
ਸੋਹਣ] ਨੂੰ ਜਾ ਕੇ ਮਿਲਿਆ ਸੀ ਯਾਰ ਦਾ ਦੁਆਰਾ । 
ਤ੍ਰੰ ਜਾਣ ਤੇਰੇ ਰਾਹ ਵਿਚ ਕਿਧਰੇ ਪੜ' ਨਹ)” ਹੈ, 
ਅਟਕਣ ਦੀ ਜਾਚ ਭੁਲ ਜਾ >ਨਤਾ ਦੇ ਸ਼ਾਹਿਸਵਾਰਾ 
ਅੱਜ ਲੌਕ-ਰੋਹ ਦੇ ਹੜ੍ਹ ਨੂੰ ਬੰਬਾਰ ਕੀ ਕਰਨਗੇ 
ਲਸ਼ਕਰ ਤੇਰੇ ਨੂੰ ਡੋਬੂ ਜਨ-ਜੋਸ਼ ਬੇਮਹਾਰਾ । 
ਭੁਖਿਓ” ਕੰਗਾਲ ਲੌਕੌ, ਉਠੇ, ਜਬਰ ਨੂੰ ਰੋਕੋ, 
ਜੀਣਾ ਜੇ _ਲੌੜਦੇ ਹੋ ਮਤਨਾ ਕਰੋ ਗਵਾਰਾ । 
ਚੁਪ ਚਾਪ ਚੋਰ ਦੇਖੋ ਏਧਰ ਨੂੰ ਵਧ ਰਹੇ ਨੇ, 
ਆ ਹਰਕਤਾਂ `ਚ ਛੇਤੀ' ਜੀਵਨ ਦੇ ਪਹਿਰੇਢੁਰਾ । 
ਰੈਗਪੂਰ-ਨਿਵਾਸ ਨਿਸ ਦਿਨ ਉਸ ਬੁਲਾਣ ਲੱਖਾਂ, 
ਪਚ ਯਾਰੜੇ ਦਾ ਸੱਥਰ । 'ਗਹ੮ਰਨ' ਨੂੰ ਪਿਆਰਾਂ ! 


ਦੀ 


ਪੈ 


&... 


ਜਿਰਜਣਾ 


ਫਤਿਹ ਜੀਤ 


ਸ਼ਹਿਰ ਕੇ ਮੈ' 


ਸ਼ਹਿਰ ਦੀ ਇਕ ਨਕਰ ਤੋ” 

ਸ਼ਹਿਰ ਦੀ ਦ੍ਰਸੋਰੀ ਨੁਕਰ ਤਕ 

ਮੈਂ ਸਵੋਰ ਤੋ` ਸ਼ਾਮ ਗੁਜ਼ਰਦਾ ਹਾਂ 
ਚਿਹਰਿਆਂ ਦੇ ਪ੍ਰਭਾਵ ਪੜ੍ਹਦਾ ਹਾਂ । 


ਮਦਰ ਵਲ ਜਾਂਦੇ ਲੌਕ 

ਖ਼ੁਦਾ ਦਾ ਖ਼ੌਫ ਨਹੀ" ਖਾਂਦੇ 
ਖੁਸ਼ਾਮਦ ਕਰਦੇ ਹਨ, 

ਹਰ ਇਕ ਚਿਹਤੇ ਦੀ ਖੁਸ਼ੀ 
ਆਰਜ਼ੀ ਤੇ ਬਨੋਟੀ ਜਾਪਦੀ ਹੈ । 


ਦੁਕਾਨਦਾਰ ਧਨ ਦੇ ਸੁਪਨਿਆਂ 'ਚ ਮਸਤ 
ਦੋਸਤੀ ਦਾ ਵੀ ਵਿਆਜ ਮੋਗਦੇ ਹਨ । 

ਤੇ ਕਰਝ ਗੈਗਾ ਰਾਮ 

ਹਰ ਮਹਿਫਲ ਵਿਚ ਸੱਚੇ ਹੋਣ ਦੀ ਖਾਤਰ 
ਸੱਜਰਾ ਝੂਠ ਬੋਲਦੇ ਹਨ, 

ਅਫਵਾਹਾਂ ਸੁਣਦੇ ਹਨ 

ਸੱਚ ਸਮਝਦੇ ਹਨ । 


” ਜਦ ਰਾਤ ਪੈਦੀ ਹੈ 


ਚੌਰ-ਘਰਾਂ 'ਚ ਹਾਸਾ ਉਡਦਾ ਹੈ 

ਦਿਨ ਦੀ ਕਾਰਗੁਜ਼ਾਰੀ ਤੇ ਤਬਸਰਾਂ ਹੁੰਦਾ ਹੈ 
ਨਕਾਬ ਉਤਰਦੇ ਹਨ 

ਬੋਤਲਾਂ ਤੇ ਗਲਾਸ ਖੜਕਦੇ ਹਨ 


_ ਔਰਤਾਂ ਦਾ ਜ਼ਿਕਰ ਆਉ'ਢਾਂ ਹੈ । 


ਮਗਰ ਕਰ ਝ ਲੋਕ 

ਸ਼ਹਿਰ ਦੀ ਹਾਲਤ ਤੋਂ ਬੇਖ਼ਬਰ 

ਰੋਜ਼ੀ ਦੀ ਫਿਕਰ 'ਚ ਕੈਦ 

ਥੱਕੀਆਂ ਥੱਕੀਆਂ ਸੋਚਾਂ ਲੈ ਕੇ 

ਢੁੱਠੇ ਘਰਾਂ `ਚ ਜਾਂ ਡਿਗਦੇ ਹਨ । 

ਅਤੈ ਮੈਂ _ 

ਵੇਖਦਾ ਹਾਂ-ਪਰੇਸ਼ਾਂਨ ਹੁੰਦਾ ਹਾਂ, 

ਸੌਚਦਾ ਹਾਂ-ਉਲਝ ਜਾਂਦਾ ਹਾਂ, ਚ 
ਤੁਰਦਾ ਹਾਂ-ਠੋਕਰ ਖਾਂਦਾ ਹੈ, 
ਜੇ ਗੈਦਗੀ ਦਾ ਜ਼ਿਕਰ ਕਰਦਾ ਹਾਂ, 

ਸਫੈਦ ਕਪੜੇ ਖਰਾਬ ਕਰਦਾ ਹਾਂ । 


ਨਿਰਮਲ ਆਰਪਨ 


ਇਕ ਕਵਿਤਾ ਰ੍ 


ਮੈ ਉਸ ਪਲ ਸਾਰੇ ਦਾ ਸਾਰਾ ਜੀ ਰਿਹਾ ਸਾਂ 

ਤੇ ਜ਼ਿੰਦਗੀ ਵਿਚ ਉਦੋ ਇਕ ਵਾਰ ਡਰਿਆ ਸ' 
ਮੋ ਜੇਦੇ ਵਿਸ਼ਵਾਸ਼ ਨੂੰ ਸੰ ਪਿਆ 

ਅਨ੍ਹਾ ਹੋਇਆ 

ਬੋਲਾ ਅਖਵਾਇਆ 


--ਮੈਨੂੰ ਐਸਾ ਕੋਈ ਨਹੀਂ ਮਿਲਿਆ 

ਕਿ ਜੋ ਬਦਕਾਰ ਨਾ ਹੌਵੇ 

ਮੰ" ਕੋਈ ਜੁਰਮ ਨਹੀ ਕੀਤਾ 

ਜਿਸਦੀ ਜ਼ਿਮੇ'ਵਾਰੀ ਨਿਰੀ ਮੇਰੇ ਹੀ ਸਿਰ ਆਵੇ 

ਮੋਰਾਂ ਗੁਨਾਹ ਆਪਣੀ ਸਜ਼ਾ ਤੋਂ ਅਪ ਵਾਕਿਫ਼ ਨੈ 

ਸਜ਼ਾ ਦੇ ਫੈਸਲੇ ਵਾਲਾ ਜੁਰਮ ਵਿਚ ਆਂਪ ਸਾਮਲ ਜੇ 
ਰ੍‌ ੯ 

ਜੋ ਲੋਕਾਂ ਦੀ ਨਜ਼ਰ ਵਿਚ ਨੇਕ ਬਣਦੇ ਨੇ 

ਉਹ ਆਪਣੀ ਆਤਮਾ ਦੇ ਚੌਰ ਹੁੰਦੇ ਨੇ 

ਤੇ ਚੌਰੀ ਹਰ ਉਮਰ ਦੇ ਆਦਮੀ ਲਈ ਮੌਤ ਵਰਗੀਹੈ 


ਸਿਰਜਣਾ 


ਲਾਲ ਸਿੰਘ ਦਿਲ 


ਆਥਣ 


ਸ਼ਾਮ ਦ' ਰੋਗ ਫਿਰ ਪੁਰਾਣਾ ਹੈ 


ਜਾ ਰਹੇ ਨੇ ਬਸਤੀਆਂ ਨੂੰ ਫੁੱਟ-ਪਾਥ 


ਜਾ ਰਹੀ ਏ ਝੀਲ ਕੋਈ ਦਫਤਰੋ' 
ਨੌਕਰੀ ਤੋਂ ਲੈ ਜੁਆਬ 


ਪੀ ਰਹੀ ਏ ਝੀਲ ਕੋਈ ਜਲਦੀ ਪਿਆਸ 
ਤੁਰ ਪਿਆ ਏ ਸ਼ਹਿਰ ਕੁਝ ਪਿੰਡਾਂ ਦੇ ਰਾਹ 
ਸੁੱਟ ਕੇ ਕੋਈ ਜਾ ਰਿਹਾ ਸਾਰੀ ਕਮਾਈ 


ਪੂੰਝਦਾ ਕੋਈ ਆ ਰਿਹਾ 

ਧੋਤੀ ਦੇ ਨਾਲ 

ਕਮਜ਼ੋਰ ਪਸ਼੍ਹਆਂ ਦੇ ਪਿੰਡੇ ਤੋ” 
ਆਰਾਂ ਦਾ ਖੂਨ 

ਸ਼ਾਮ ਦਾ ਰੈਗ ਫਿਰ ਪੁਰਾਣਾ ਹੈ 


ਛੱਡੇ ਤੁਰੇ ਹਨ 

ਇਕ ਹੌਰ ਗੈਰਾਂ ਦੀ ਜ਼ਮੀਨ 
ਛੱਜਾਂ ਵਾਲੇ 

ਜਾ ਰਿਹਾ ਏ ਲੰਮਾ ਲਾਰ” 
ਝਿੜਕਾਂ ਦੇ ਭੰਡਾਰ ਲੱਦੀ 

ਲੰਮੇ ਸਾਇਆਂ ਦੇ ਨਾਲ ਨਾਲ 
ਗਧਿਆਂ ਤੇ ਬੈਠੇ ਨੇ ਜੁਆਕ 
ਪਿਉਆਂ ਦੇ ਹੱਥਾਂ 'ਚ ਕ੍ਰੱਤੇ ਹਨ 


ਮਾਵਾਂ ਦੀ ਪਿੱਠ ਪਿਛੇ ਬੈਨ੍ਹੇ ਪਤੀਲੇ ਹਨ 
ਪਤੀਲਿਆਂ 'ਚ ਮਾਵਾਂ ਦੇ ਪੱਤ ਸੱਤੇ ਹਨ 


ਜਾ ਰਿਹਾ ਏ ਲੌਮਾ ਲਾਰਾ 


8 


12 


ਮੋਢਿਅ' ਭੈ ਚੁੱਕੀ' 
ਕੁੱਲੀਆਂ ਦੇ ਬਾਂਸ । 


ਇਹ ਭੁੱਖਾਂ ਦੇ ਮਾਰੇ 

ਕੌਣ ਆਰੀਆ ਹਨ ! 

ਇਹ ਜਾ ਰਹੇਂ ਨੇ ਰੋਕਣ 

ਕਿਸ ਭਾਰਤ ਦੀ ਜ਼ਮੀਨ ! 
ਨੌਜਵਾਨਾਂ ਨੂੰ ਕੁੱਤੇ ਪਿਆਰੇ ਹਨ 
ਉਹ ਕਿੱਥੋ ਪਾਲਣ- 

ਮਹਿਲਾਂ ਦੇ ਚਿਹਰਿਆਂ ਦਾ ਪਿਆਰ ? 
ਉਹ ਭੁਖਾਂ ਦੇ ਸ਼ਿਕਾਰ 

ਛੱਡ ਤੁਰੇ ਹਨ 

ਇੱਕ ਹੋਰ ਗੈਰਾਂ ਦੀ-ਜ਼ਮੀਨ 

ਜਾ ਰਿਹਾ ਏ ਲੌਮਾ ਲਾਰਾਂ । 
ਇਹਨਾਂ ਨੂੰ ਕੀ ਪਤਾ ਹੈ 

ਕਿੰਨੇ ਕੁ ਬੰਨ੍ਹ ਕੀਲਿਆਂ ਦੇ ਨਾਲ 
ਜਾਲੇ ਜਾਂਏ ਨੇ ਰੋਜ਼ ਲੋਕ 

ਜੋ ਛੱਡ ਵੀ ਸਕਦੇ ਨਹੀ” 
ਬਸਤੀਆਂ ਨੂੰ ਕਿਸੇ ਰੋਜ਼ । 

ਜਾ ਰਿਹਾ ਏ ਨਾਲ ਨਾਲ 

ਬਸਤੀ ਦੇ ਰੁਖਾ ਦਾ ਸਾਏਆ 
ਫੜ ਰਿਹਾ ਏ ਓਦਰੇ ਪਸ਼ੂਆਂ ਢੇ ਪੈਰ 
ਓਦਰੇ ਪਿਆਰਾਂ ਦੇ ਪੈਰ 

ਜਾ ਰਿਹਾ ਏ ਲੰਮਾ ਲਾਰਾ । 


ਜਾ ਰਿਹਾ ਏ ਲੰਮਾ ਲਾਰਾ 

ਹਰ ਜਗ੍ਹਾ 

ਜਾ ਰਹੇ ਨੇ ਦਾਰਜੀਲਿੰਗ ਦੇ ਕਿਸਾਨ 
ਮੋਢਿਆਂ ਤੇ ਬਰਛਿਆਂ ਦਾ ਭਾਰ ਲਈ 
ਜੰਗਲੀ ਰਾਹਾਂ ਦੇ ਨਾਲ 

ਕਤਲ ਹੋਏ ਕਲ੍ਹ ਖੇਤਾਂ ਦੇ ਪਿਆਰ 
ਕਲੀਆਂ 'ਚੋ' ਉਠੀ ਕਲ ਅੱਗਾਂ ਦੀ ਲਾਟ 
ਜਾਂ ਰਿਹਾ ਏ ਲੰਮਾ ਲਾਰਾ । 


ਸਿਰਜਣਾ 


=ੱ 


” 


ਵੱ 


ਜਿਰਜਾ 


ਜਸਵੰਤ ਸਿੰਘ ਵਿਰਦੀ 
ਫੋਇਨਿਕਸ 


ਲੋਹਾਰ ਸੀ ਉਹ 

ਅੱਗ “ਚ ਗਰਮਾਉ'ਦਾ ਲੋਹੇ ਦੀ ਆਤਮਾ ਨੂੰ 
ਅਤੇ ਗੀਤ ਗਾਉ'ਦਾ ਲ'/>ਾਂ ਨ'ਲ ਖੇਡਕੋ 
ਜੂਝਦਾ ਉਹ ਪ੍ਰਤੀ-ਦਿਨ 

ਹਥਿਆਰ ਬਣਾਉ'ਦ'। । 


ਪਿਘਲ ਕੇ ਆਤਮਾ ਬਾਪ ਮੇਵੇ ਦੀ 
ਅਗਨੀ ਦੇ ਨਾਲ ਹੀ 

ਰਾਖ ਬਣੀ । 

ਇਹ ਰਾਖ ਅਤੇ ਵਰਖਾ 

ਹੈ ਜਨਮ ਮੇਰੇ ਦਾ ਕਾਰਣ । 


ਮੈਨ 

ਜਨਮਾਂ ਤ` ਬਚਾਉਣ ਦੀ ਇੱਛਾ 
ਯੁਧ ਮਿਟਾਉਣ ਦੀ) ਦਿੱਛ' 
ਪੂਰਣ ਹੋਵੇਗੀ 

ਜੇ 

ਅਗਨੀ ਨਾ ਭੜਕੋ 

ਤੇ ਵਰਖਾ ਨਾਂ ਆਫੇ । 


13 


14 


ਮੰਹਨ ਸਿੰਘ ਜੌਹਲ 
ਯਾਦ 


ਡਰੰਘੀਆਂ ਖ਼ਾਮਾਂ ਛਾਈਆ 
ਜਿੰਦੀਏ ! 

ਪੈਡਾ ਬਿਖੜਾ, 

ਮੈਂ ਇਕੱਲਾ । 

ਨਿੱਕੀ ਡੋਡੀ ਲੰਮ-ਸਲੰਮੀ. 
ਦੌਹੀ' ਪਾਸੀ” 

ਸੋਨੇ ਰੰਗੀਆਂ 

ਕਣਕਾਂ ਖੜੀਆਂ । 

ਕਣਕਾਂ ਵੈਨਾ 

ਜੋਬਨ ਤੇਰਾ -- 
ਮੈ ਦਿਲ ਆਵੇ । 

ਸੂਰਜ ਔਦਰ-ਬਾਹਰ ਹੋਇਆ, 
ਸਿਰ ਤਕ ਲਾਲ ੮7'ਲਾ ਉਂਵੀ 
ਤੇਰਾ ਚਿਹਰਾ 

ਚਾਂਦੀ ਦੀ ਇਸ ਥਾਲੀ ਦੇ ਵਿਚ 
ਲਟ ਲਟ ਬਲਦਾ । 


ਸ਼ਮਸ਼ੇਰ ਨਿਰਮਲ 


ਮੁਫਲਿਸ 


ਕੁੱਝ ਬ੍ਰਛੇ ਤਾਕਤ ਦੇ ਅੰਨ੍ਹੇ 
ਮਾਨਵਤਾ ਦੀ ਹਿੱਕ ਦੇ ਉਤੇ 
ਨਿੱਤ ਨਿੱਤ ਭਾਂਬੜ ਬਾਲਣ । 

ਨੰਗ ਧੜੰਗੇ ਬਾਲ ਐਝਾਣੇ 

ਨਿੱਤ ਝੁਲਸਦੇ ਜਾਵਣ । 

ਨਿੱਤ ਨਿੱਤ ਖੇਡ, ਲਹੂ ਸੰਗ, ਹੱਸਣ । 
ਧਰਤ ਅਕਾਸ਼ ਇਹ ਚੰਨ ਤੇ ਤਾਰੇ, 
ਬ੍ਰਹਿਮੰਡ ਇਹ ਸਾਰਾ 

ਨਿਗਲ ਲੈਣ ਦੀ ਸੋਚਣ । 

ਜਾਗ ਰਹੇ ਮੁਫਲਿਸ ਚਾਹੁਣ 

ਪੈਰਾਂ ਹੇਠ ਕੁਚਲਣਾ । 


ਮੈ ਮੁਫਲਿਸ ਹਾਂ, 

ਮੈਂ“ ਸਦੀਆਂ ਦਾ ਦੁੱਖ ਹੰਢਾ ਕੇ 
ਜਾਗ ਪਿਆ ਹਾਂ-- 

ਮੇਰੇ ਸਿਰ ਤੇ ਪੈਰ ਟਿਕਾਕੇ 

ਲੰਘ ਜਾਣਾ ਹੁਣ ਸਹਿਲ ਨਹੀ ਹੈ । 
ਮੈ ਜਾਬਰ ਨੂੰ ਰੌਕਣ ਖਾਤਰ 

ਨੱਥ ਨਕੇਲ ਘੜਾ ਰੱਖੀ ਹੈ । 
ਦੌਲਤ ਦਾ ਮੈ" ਨੱਕ ਵਿੰਨ੍ਣ ਲਈ 
ਤਿਆਰ ਖੜ੍ਹਾ ਹਾਂ । 


15 


16 


ਬਲਜੀਤ “ਬਾਸੀ” 
ਭੁੱਖੇ 


ਹਾਂ ਜੀ ਅਸੀਂ ਜਿਉਣਾ ਚਾਹੁੰਦੇ, 
ਜਿਉਣਾ ਜਾਡਾ ਜਨਮ ਜਿਧ ਅਧਿਕਾਰ 
ਛੱਡੋ ਸੰਘਰਸ਼ ਦੀ ਗੱਲ 

ਨਾਂ ਦੁਹਰਾਓ ਅਣਖ ਅਣਖ । 

ਮਰਦੇ ਹੋਈਏ ਤਾਂ ਵੀ, 

ਜਿਉਣਾ ਚਾਹੀਏ । 

ਭਾਵੇ' ਬਚਿਆ ਸ੍ਰੱਕਾ ਟੁੱਕਰ 

ਪਾਣੀ ਨਾਲ ਲੰਘਾਈਏ । 

ਸਬਰ ਨਾਲ ਹੀ ਸੌਈਏ, 

ਰਾਹਾਂ ਤੇ ਫੁਟਪਾਥਾਂ ਤੇ 

ਪੱਥਰ ਧੂੜਾਂ ਬਿਸ=ਰ ਸਾਡਾ 

ਓੜਨ ਕਾਲੀਆਂ ਰਾਤਾਂ ਦੇ । 

ਅਸੀ ਵਿਹਲੜ ਨਿਕੈਮ ਨਿਕਾਰ ਹਾਂ 
ਸਤ ਹੀਣ, ਅਵਾਰਾ ਬੇਰੁਜ਼ਗਾਰੇ ਹਾਂ । 
ਲੂਲ੍ਹੇ ਲੰਗੜੇ ਅੰਨ੍ਹੇ ਕਾਣੇ ਹਾਂ, 
ਅੱਧ-ਕੱਜੇ ਭੁਖਣ ਭਾਣੇ ਹਾਂ । 

ਢਿੱਡ ਫਿਰ ਵੀ ਭਰ ਜਾਂਦਾ ਹੈ 

ਠੂਠੇ ਵਿਚ ਕੋਈ ਪੈਸਾ ਧਰ ਜਾਂਦਾ ਹੈ 
ਦਰ ਦਰ ਅਸੀ” ਟੁਕ ਮੰਗਏੈ ਹਾਂ, 
ਮੰਗਣ ਤੋ" ਨਹ” ਸੈਗਦੇ ਹਾਂ । 
ਕਿਉ“ ਘੋਲ ਦੀ ਗਲ 

ਹਰ ਪਲ ਕਰਦੇ ਹੋ ? 

ਅਮਨ ਦੇ ਪੁਜਾਰੀ ਹਾਂ । 

ਲੜਨ ਦੀ ਗੱਲ ਕਰਦੇ ਹੋ ? 
ਘੁਲਾਉ ਨਾ ਸਾਨੂੰ, 

ਅਸੀ ਘੁਲ ਘੁਲ ਮਰਾਂਗੇ । 

ਹਾਕਮਾਂ ਵਿਰੁਧ ਦਾਤਿਆਂ ਵਿਰੁਧ 
ਭਲਾ ਕਿਉ” ਚੂਕੀਏ ਹੱਥ ? 

ਤੁਸੀ" ਬੇਸ਼ਕ ਕਰੋ, 

“ਤੁਸੀ ਹੋ ਢੀਠ ਤੁਸੀ" ਬੇ-ਅਣਖ” 


€।. 


`_ਜਿਚਜਣਾਂ 


ਟੂਰਿਆਂ ਹਾਂ 

ਤੇਰੀ ਨਗਰੀ ਨੂੰ । 
ਕੀ ਹੋਵੇਗਾ ? 
ਕਿਉ" ਹੋਵੇਗਾ ? 
ਪਤਾ ਹੈ ਮੈਨੂੰ 


ਜਿਹੜਾ ਬੋਦਾ 
ਆਪਣੇ ਆਪ ਦੀ 
ਸਹੀ ਕੀਮਤ ਨੂੰ 


ਜਾਣ ਨਹੀ ਸਕਦਾ । 


ਅਪਣੀ ਹੋ'ਦ 


ਪਛਾਣ ਨਹੀ` ਸਕਦਾ । 


ਉਹ ਆਪਣੇ 
ਜੀਵਨ ਦੇ ਹੱਕ ਨੂੰ 


ਸ਼ੇਖ ਚਿਲੀ ਦੇ ਵਾਂਗੂੰ 


ਗੁਰਨਾਮ ਢਿੱਲੋਂ” 


ਪਤਾ ਹੈ ਮੈਨੂੰ 


ਮਹਿਫਲ ਦੇ ਵਿਚ ਬਹਿਕੇ 


ਬਾਤਾਂ ਪਾਣਾ । 
ਆਂਪਣੇ ਹੀ ਸੈਗ 
ਦਗਾ ਕਮਾਣਾਂ । 
ਆਪਣਾ ਨ੍ਹੇਰ 
ਲੁਕਾਵਣ ਖਾਤਰ 


ਦੁਰਾਚਾਰ 'ਤੇ 
ਸਦਾਚਾਰ ਦੀ 
ਚਿੱਟੀ ਚਾਦਰ 
ਪਾਵਣ ਖਾਤਰ 
ਸੂਰਜ ਕੋਈ 
ਕਲਪਤ ਕਰਕੇ 
ਉਸ ਦੀ ਪੂਜਾਂ 
ਕਰਦੇ ਰਹਿਣਾ । 


ਛਿੱਪ ਜਾਵਣ ਤੋਂ ` 


ਅੱਖਾਂ ਵਿਚ 
ਘਸੰਨੇ ਲੈ ਕੇ 
ਰੋਈ ਜਾਣਾ । 
ਆਪਣੇ ਆਪ ਨੂੰ 
ਖੋਈ ਜਾਣਾ । 
ਆਪਣੇ ਆਪ ਨੂੰ 
ਧੋਖਾ ਦੇਣਾ । 
ਆਪਣੇ ਆਪ ਦੇ 
ਆਪੂੰ ਹੀ 
ਦੁਸ਼ਮਣ 

ਬਣ ਬਹਿਣਾ 


ਟੁਰਿਆ ਹਾਂ 

ਤੇਰੀ ਨਗਰੀ ਨੂੰ । 
ਕੀ ਹੋਵੇਗਾ ? 
ਕਿਉ” ਹੋਵੇਗ ? 
ਪਤਾ ਹੈ ਮੈਨੂੰ । 


17 


ਜਰਮਨ ਕਵਿਤਾਵਾਂ 


ਸੋਲ੍ਹਵੀ" ਸਦੀ ਦਾ ਵੇਸਟਫੇਲੀਅਨ ਲੌਕ ਗੀਤ 
1੨੩ = 
ਤਰ ਮੈਫੇ ਯਾਰ ਨੂੰ ਕਿਤੇ ਦੇਖਿਆ ਹੈ ?” 
“ ਉਸੇ ਦੀ ਯਾਦ ਵਿਚ ਗਾ ਰਹੀ ਹਾਂ 
ਹਨੂੰ ਮੈ" ਹੈਨਰੀ" ਦੀਆਂ ਢਲਾਨਾਂ 'ਤੇ ਦੇਖਿਆ ਸੀ 
ਦੋਂ ਉਹ ਮਸਤੀ ਵਿਚ ਝੂਮ ਰਿਹਾ ਸੀ ।” 


(7 ਨਰ -ਦਰ 


“ਮੈ ਉਸਦੇ ਗ਼ਮ ਵਿਚ ਮਰ ਗਈ ਹਾਂ ।” 
ਪਰ ਜੇ ਉਹ ਬਹੁਤ ਮਹਿਸੂਸ ਕਰੇ 

ਤੇ ਰੋਣ ਲੱਗ ਪਵੇ 

ਤਾਂ ਆਖ ਦੇਈ -- 

“ਮੈ ਕੱਲ੍ਹ ਨੂੰ ਆਵਾਂਗੀ ।' 


ਫਰੈਡਿਿਕ ਵਾਨ ਲੌਗੇ 
(1604--55) 


ਅਮਨ ਤੇ ਜੇਗ 


ਉਹ ਜੰਗ 

ਹਜ਼ਾਰ ਦਰਜੇ ਚੈਗੀ ਹੈ 
ਜਿਸ ਤੋ ਪਿਛੋ” 

ਸਦੀਵੀ ਅਮਨ ਹੁੰਦਾ ਹੈ 
ਪਰ ਉਹ ਅਮਨ 
ਮਹਾਂ-ਭਿਆਨਕ ਹੈ 

ਜਿਸ ਵਿੱਚ 

ਜੈਗ ਪਲਦੀ ਰਹਿੰਦੀ ਹੈ । 


ਪੰਜਾਬੀ ਅਨੁਵਾਦ--ਜੋਗਾ ਸਿੰਘ 


18 -ਸਿਚਜਣਾ 


ਕਹਾਣੀ 


ਰਤਨ ਸਿੰਘ 


੩ ਸ਼ੁਬਾਨੀ ਵੀ ਜ਼ੁਬਾਂ ਹੰਦੀ ਏ 


ਲਉ ਜੀ, ਭਲਾ ਕੋਈ ਗੱਲ ਹੋਈ । ਮੈਨੂੰ ਇਕ ਸਾਲ ਦੇ ਬੱਚੇ ਨੂੰ ਕਿਸੇ ਹੋਰ ਕੋਲ ਛੱਡ 

ਕੇ ਮੇਰੇ ਮਾਂ ਪਿਉ ਆਪ ਨੌਕਟੀ ਕਰਨ ਚਲੋ ਜਾਂਦੇ ਨੇ । ਸੱਦੀ ਗੱਲ ਐ ਮੈਨੂੰ ਇਸ ਦਾ ਬੜਾ ਰੋਸ 

ਐ ਤੇ ਅੱਜ ਮੈ ਉਹਨਾਂ ਨਾਲ ਲੜਨ ਦਾ ਪੱਕਾ ਨਿਸ਼ਚਾ ਕਰ ਲਿਆ । ਏਸੇ ਲਈ ਦ੫ਹਿਰ ਤੋ” 

ਵੀ ਮੈਨੂੰ ਉਹਨਾਂ ਦੇ ਵਾਪਸ ਪਰਤਣ ਦਾ ਇੰਤਜ਼ਾਰ ਏ ਕਿ ਕਦੋ“ ਉਹ ਵਾਪਸ ਮੁੜਨ ਤੇ ਮੈ ਉਹਨਾਂ 
ਨਾਲ ਲੜਾਂ । ਤੇ 


"ਆ 


ਤੁਸਾਂ ਸੁਣਿਆ ਹੋਣਾ ਕਿ ਪੁੱਤ ਕਪੁੱਤ ਹੋ ਜਾਂਦੇ ਨੇ, ਮਾਪੇ ਕ੍ਰਮਪੋ ਨਹੀਂ ਹੂੰ ਦੇ । ਪਰ ਜੇ 

`ਦ ਤੁਸੀ ਮੇਰੀ ਪਰੇਸ਼ਾਨੀ ਵਲ ਵੇਖੋ, ਜਿਹੜਾ ਘਰ ਵਿਚ ਮਾਂ ਪਿਉ ਦੀ ਕਮੀ ਮਹਿਸ੍ਹਸ ਕਰਦਾ ਰਹਿੰਦਾ 
“੧ ਹਾਂ, ਤਾਂ ਯਤੀਨ ਕਰ ਲਵੰਗੇ ਕਿ ਜ਼ਮਾਨਾ ਬਦਲ ਗਿਆ ਏ, ਅਜ ਕਲ ਮਾਪੇ ਵੀ ਕ੍ਮਾਪੇ ਹੋ ਜਾਂਦੇ 
ਨੇ। ਹੁਣ ਵੇਖੋ ਨਾ ਮੇਰੀ ਮਾਂ ਮੈਨੂੰ ਛਡ ਜਾਂਦੀ ਏ, ਪਿਛੇ ਘਰ ਵਿਚ ਤੇ ਉਹ ਵੀ ਧੋਖੇ ਨਾਲ । 
ਕਦੀ ਸੁੱਤੇ ਪਏ ਨੂੰ ਛੱਡ ਜਾਂਦੀ ਏ ਤੇ ਕਦੀ ਲੌਲੋ ਪੋਚੇ ਕਰਦੀ ਝੂਠੇ ਬਹਾਨੇ ਬਣਾਂਦੀ । “ਤੈਨੂੰ ਉਹ 
ਫੁਲ ਤੋੜ ਦਿਆਂ । ਆਹਾ ਕਿੰਨਾ ਚੰਗਾ ਏ, ਲਾਲ ਲਾਲ ।' ਬੱਸ ਜੀ ਏਦਾਂ ਹੀ ਮਿਠੀਆਂ ਮਿਠੀਆਂ 
ਗੱਲਾਂ ਕਰਦੀ ਪਤਾ ਨਹੀ ਕਿਹੜੇ ਵੌਲੇ ਘਰੋ“ ਨਿਕਲ ਜਾਂਦੀ ਏ ਤੇ ਜਿਹੜਾ ਮੋਰਾ ਪਿਉ ਜੇ ਉਹਦੀ 
ਤੇ ਕੁਝ ਪੁਛੋ ਹੀ ਨਾ । ਉਹ ਮਾਂ ਨਾਲੋ” ਵੀ ਬਹੁਤਾ ਚਾਲਾਕ ਐ । ਜਦੋ' ਉਹ ਮੈਨੂੰ ਬਹੁਤਾ ਪਿਆਰ 
ਕਰਦੈ, ਮੈ ਸਮਝ ਜਾਨਾਂ ਕਿ ਹੁਣ ਇਹ ਮੈਨੂੰ ਛੱਡ ਕੇ ਜਾਉ ਐ । ਫੇਰ ਕਿਤੇ ਏਸ ਨੇ ਰਾਤੀ” ਸ਼ਕਲ 
 ਵਿਖਾਂਣੀ ਏ', ਉਹ ਵੀ ਜੇ ਮੈ" ਜਾਗਦਾ ਹੋਇਆ ਤਾਂ । ਮੰ" ਅਜੇ ਐਜਾਣਾ ਜੁ ਹੋਇਆ । ਇਹ 
-# ਦੌਵੇ' ਜਣੇ ਬੜੀ ਆਸਾਨੀ ਨਾਲ ਮੇਰੀਆਂ ਅੱਖਾਂ ਵਿਚ ਘੱਟਾ ਪਾ ਕੇ, ਮੈਨੂੰ ਬੇਵਕੂਫ ਬਣਾ ਕੇ ਤੁਰ 

ਜਾਂਦੇ ਨੇ । 

ਹੁਣ ਅੱਜ ਦੀ ਗੱਲ ਹੀ ਲਉ, ਮੇਰੀ ਮਾਂ ਮੈਨੂੰ ਸੁੱਤੇ _ਪਏ ਨੂੰ ਹੀ ਛੱਡ ਕੇ ਤਰ ਗਤੀ 

ਸੀ ਤੇ ਮੋਰਾ ਪਿਉ ਮੇਰੇ ਹੱਥ ਵਿਚ ਖਿਡੌਣਾ ਫੜਾ ਕੇ ਆਪ ਨੱਤਣ ਲਗ ਪਿਆ । ਫੇਹ ਉਸ ਨੇ 
ਨੱਚਦੇ ਨੱਚਦੇ ਮੈਨੂੰ ਚੁਕ ਲਿਆ । ਮੇਰੇ ਵਾਲ ਸਵਾਰੇ ਆਪਣੇ ਹੱਤਾਂ ਨਾਲ । ਮੈਨੂੰ ਬੜ' ਸਵਾਦ 

ਆਇਆ । ਪਰ ਏਸ ਛਨਕ ਖੁਸ਼ੀ ਵਿਚ ਵੀ ਡਰ ਦਾ ਭ'ਵ ਰਠਿਆ ਹੋਇਆ ਸੀ ਕਿ ਕਿਤੇ ਏਦਾਂ 

ਹੀ ਪਿਅ ਰ ਕਰਦਾ ਕਰਦਾ ਮੈਨੂੰ ਛੱਡ ਨਾ ਜਾਵੇ । ਸੌ ਉਹੋ ਹੀ ਹੋਇਆ । ਮੈਨੂੰ ਭੁੰਜੇ ਉਤਾਰ ਕੇ 

. _ ਉਹਨੇ ਮੇਰੇ ਹੱਥ ਵਿਚ ਗੋਦ ਫੜਾਈ, ਕਦੇ ਉਹ ਗੇੱਦ ਮੇਰੇ ਵਲ ਸੁੱਟਦੇ ਕਦੇ ਮੈ ਏਧਰ 

ਉਧਰ ਮੁੱਟਾਂ ।ਹਰ ਵਾਰ ਮੇਰਾ ਬਾਪੂ ਨੱਖਦਾ ਨੱਚਦਾ ਜਾਵੇ ਤੇ ਗੇ'ਦ ਫੜ ਕੇ ਮੈਨੂੰ ਲਿਆ ਦੇਵੇ । ਮੈਂ 


ਸਿਰਜਣਾ 19 


ਬੜਾ ਖੁਸ਼ ਸਾਂ । ਮੈਨ ਕੀ ਪਤਾ ਸੀ ਕਿ ਮੇਰਾ ਬਾਪੂ ਖੇਡਦਾ ਨਹੀ' ਪਿਆ, ਬਲਕਿ ਬਾਹਰ ਜਾਣ ਦਾ 
ਬਹਾਨਾ ਤਲਾਸ਼ ਕਰ ਰਿਹੈ । ਬੱਸ ਜੀ ਇਕ ਵਾਰੀ ਗੋ'ਦ ਜ਼ਰਾ ਦੂਰ ਚਲੀ ਗਟੀ । ਬਾਪੂ ਗੇਂਦ 
ਫੜਨ ਗਿਆ ਮੁੜ ਆਇਆ ਹੀ ਨਹ)' । ਮੋਰੇ ਨਾਲ ਧੋਖਾ ਕਰ ਗਿਆ । ਖੈਰ ਕੋਈ ਗੱਲ ਨਹੀ” 
ਅੱਜ ਆ ਲਵੇ । ਨਾਂ ਕੁਛੜ ਬਹਿ ਕੇ ਦੜ੍ਹੀ ਪੁੱਟੀ ਤਾਂ ਮੇਰਾ ਨਾਂ ਵੀ ਬਿੱਟੂ ਨਹੀ 


ਲੜਾਈ ਦੀ ਤਿਆਰੀ ਵਿਚ ਮੈ" ਪਹਿਲਾ ਕੰਮ ਤੇ ਇਹ ਕੀਤਾ ਕਿ ਜਿਸ ਮੇਜ਼ ਤੇ ਮੇਰੇ 
ਪਿਉ ਦੀਆਂ ਕਿਤਾਬਾਂ ਰਖੀਆਂ ਹਨ, ਉਸ ਦੇ ਮੇਜ਼ ਪੇਸ਼ ਨੂੰ ਖਿਚਣਾ ਸ਼ੁਰੂ ਕੀਤਾ ਤਾਕਿ ਕਿਤਾਬਾਂ 
ਦਾ ਸਤਿਆਨਾਸ ਕੀਤਾ ਜਾ ਸਕੇ । ਮੁਨਾਸਿਬ ਮੋਕਾ ਮਿਲ ਗਿਆ ਸੀ ਕਿਉਕਿ ਮੈ ਵੇਖਿਆ ਕਿ 


ਮੇਰੀ ਭੂਆ ਜਿਸ ਕੋਲ ਮੇਰੇ ਮਾਂ ਪਿਉ ਮੈਨੂੰ ਛਡ ਕੇ ਜਾਂਦੇ ਨੇ ਵਿਹੜੇ ਵਿਚ ਲੰਮੀ ੫ਈ ਧੁੱਪ ਸੇਕ . 
ਰਹੀ ਸੀ, ਜਾਂ ਸੌ“ ਗਈ ਸੀ । ਮੇਜ਼ ਤੇ ਕਿਤਾਬਾਂ ਕਾਫੀ ਸਨ ਤੇ ਮੋਜ਼ਪੌਸ਼ ਨੂੰ ਖਿੱਚਣਾ ਆਸਾਨ ਜੰ 
ਨਹੀਂ” ਸੀ, ਪਰ ਮੈ" ਵੀ ਹੌਲ) ਹੌਲੀ ਹੰਭਲਾ ਮਾਰ ਕੇ ਝਟਕੇ ਦੇ'ਦਾ #ਰਹਾ । ਹੌਲੀ ਹੌਲੀ ਮੇਜ਼ ਪੋਸ਼ 


ਖਿਸਕਣਾ ਸ਼ੁਰੂ ਹੋ ਗਿਆ ਤੇ ਬੜੀ ਦੇਰ ਬਾਦ ਸਣੇ ਕਿਤਾਬਾਂ ਦੇ ਥਲੇ ਡਿਗ ਪਿਆ ।ਨਾਲ ਹੀ ਮੈ” ਵੀ 
ਡਿਗ ਪਿਆ। ਜਿਆਹੀ ਦੀ ਦਵਾਤ ਵੀ ਡਿਗ ਕੇ ਟੁੱਟ ਗਏ) ਤੇ ਮੇਰੇ ਹੱਥ ਪੈਰ ਤੇ ਕਪੜੇ ਰੰਗੇ ਗਏ। 
ਡਿਗਾਣ ਨਾਲ ਥੋੜ੍ਹੀ ਸੱਟ ਵੀ ਲਗੀ ਪਰ ਲੜਾਟੀ ਵਿਚ ਕੋਟੀ ਮਾਖ਼੍ੂਲੀ ਸੱਟ ਪਟਾਂ ਨੂੰ ਥੋੜ੍ਹਾ ਵੇਖਦਾ 
ਏ ।ਜੇ ਬਾਪੂ ਦੀਆਂ ਕਿਤਾਬਾਂ ਭੱਜੇ ਰੂਲਦੀਆਂ ਪਈਆਂ ਸਨ ਤਾ ਮੇਰ ਹੱਥਾਂ ਪੈਰਾਂ ਨੂੰ ਜ਼ਰਾ ਸਿਆਹੀ 
ਲਗ ਗਈ ਤਾਂ ਆਖਿਤ ਕਾਹਦੀ ਆ ਗਈ । ਮੈਨੂੰ ਸੱਟ ਲਗਣ ਦਾ ਵੀ ਅਫਸੋਸ ਨਹੀ ਸੀ ਤੇ ਬੜੇ 


ਉਤਸ਼ਾਹ ਨਾਲ ਬਾਪੂ ਦੀਆਂ ਕਿਤਾਬਾਂ ਨੂੰ ਆਪਣ ਸਿਆਹ ਰੋਗੇ ਹਥਾਂ ਨਾਲ ਰੰਗ ਰਿਹਾ ਸਾਂ ।ਦਿਲ ਆ 


ਤਾਂ ਕਹਿੰਦਾ ਸੀ ਕਿ ਮਾਂ ਦੀ ਰੇਸ਼ਮੀ ਸੜ੍ਹੀ ਨੂੰ ) ਏਸੇ ਤਰ੍ਹਾਂ ਖਰਾਬ ਠਤਾਂ ਪਰ ਉਹ ਉਚੀ ਫੈਗੀ 
ਹੋਈ ਸੀ ਤੇ ਮੇਰੇ ਹੱਥ ਉਥੋ' ਤਕ ਪਹੁੰਚ ਨਹੀ ਸਨ ਸਕਦੇ । ਜ਼ਿੰਦਗੀ `ਚ ਪਹਿਲੀ ਵਾਰੀ ਆਪਣੇ 
ਛੋਟੇ ਹੋਣ ਦਾ ਅਫਸੋਜ ਹੋਇਆਂ । ਏਨੇ ਨੂੰ ਮੋਰੀ ਭੂਆ ਅਦਰ ਆ ਗਈ । ਮੈ' ਵੀ ਡਰ ਗਿਆ 


ਕਿ ਕਿਤੇ ਇਹ ਨਰਾਜ਼ ਹੀ ਨਾਂ ਹੋ ਜਾਵੇ । ਸੌ ਮੈਂ ਵੀ ਚਲਿਤਰ ਖੇਡਿਆ । ਲੜਾਈ ਵਿਚ ਸਭ 
ਠਰਨਾ ਪੈ'ਦੈ । ਮੈ ਉਲਟਾ ਬੁਲ੍ਹ ਕੱਢ ਕੇ ਰੋਣ ਵਾਲਾ ਮ੍ਰ੍‌ਹ ਬਣਾ/ਏਆ । ਭੂਆ ਨੇ ਮੈਨੂੰ ਚੁੱਕ ਕੇ 
ਪੈਰ ਹੱਥ ਧੋਤੇ, ਕਪੜੇ ਬਦਲੇ । ਹੁਣ ਮੈ ਲੜਾਈ ਦੇ ਪਹਿਲੇ ਮੋਤਚੇ ਵਿਚ ਥੱਕ ਗਿਆ ਸਾਂ । 
ਦੇਖੋ ਨਾ ਕਿੰਨਾ ਚਿਰ ਮੈ" ਮੋਜ਼ਪੋਸ਼ ਤੇ ਕਿਤਾਕਾਂ ਨਾਲ ਘੁਲਦਾ ਰਿਹਾ ਸਾਂ । ਸੋ ਮੈਂ ਸੋਚਿਆ ਕਿ 
ਦੂਜਾ ਹਮਲਾ ਕਰਨ ਤੋ' ਪਹਿਲਾਂ ਵੌਜਾਂ ਆਰਾਮ ਕਰ ਲੌਣ ਤਾਂ ਚੰਗਾ ਰਹੇਗਾ । 
ਸੋ ਮੈ' ਸੋਂ ਗਿਆ। 

ਜਦੋ ਮੈ ਜਾਗਿਆ, ਉਦੋਂ' ਮੇਰੇ ਮਾਂ ਪਿਓ ਨਾਲ ਦੇ ਕਮਰੇ ਵਿਚ ਗੱਲਾਂ ਕਰ ਲਹੇ ਸਨ । 
ਉਹਨਾਂ ਦੀ ਆਵਾਜ਼ ਸੁਣ ਕੇ ਮੰਨੂੰ ਗੁੱਸਾ ਚੜ੍ਹ ਗਿਆ । ਗੁੱਸੇ ਵਾਲ ਗੱਲ ਵੀ ਏ । ਅੱਗੇ ਜਦੋ“ 
ਉਹ ਬਾਹਰੋ ਆਉਦੇ ਸਨ ਤਾਂ ਪਹਿਲਾਂ ਮੇਰੇ ਕੋਲ ਆਉ'ਢੇ ਸਨ । ਪਹਿਲਾਂ ਮੈਨੂੰ ਬੁਲਉੱ'ਦੇ ਸਨ । 
ਤੇ ਅੱਜ ਉਹਨਾਂ ਮੇਰੀ ਪਰਵਾਹ ਨਹੀ" ਸੀ ਕੀਤੀ । ਮੈ" ਸਮਝ ਗਿਆ ਕਿ ਕਿਤਾਬਾ ਖਰਾਬ ਨੋਈਆਂ 
ਵੇਖਕੇ ਉਹ ਗੁੱਸੋ ਹੇ ਗਏ ਨੇ। ਸੋ ਮੈ“ ਵੀ ਘੇਜ ਵੱਟ ਕੇ ਲੰਮਾ ਪਿਅ! ਰਿਹਾ ਤੇ ਦਿਲ ਹੀ ਦਿ& 
ਵਿਚ ਲੜਨ ਦੇ ਤਰੀਕੇ ਸੋਚਦਾ ਰਿਹਾ । ਇਕ ਤਰੀਕਾ ਮੋਰੇ ਦਿਮਗ਼ ਵਿਚ `ਇਹ ਆਇਆ ਕਿ 
ਢਿੱਡ ਪੀੜ ਦੇ ਬਹਾਨੇ ਅੱਜ ਰਾਤੀ" ਦੋਹਾਂ ਨੂੰ ਪਰੇਸ਼ਾਨ ਕੀਤਾ ਜਾਏ । ਰਾਤ ਦੀ ਸਰਦੀ [ਵਿਚ ਜੋ“ 


20 ਰ ਸ਼ਿਰਜਣਾ 


੯ 


ਲਾ 


ਲਾ 


ਡਾ 


-4੧ 


ਮਾਂ ਨੂੰ ਮੈਨੂੰ ਚੁਕ ਕੇ ਵਿਰਲਾਉਣਾ ਪਊ ਤਾਂ ਹੋਸ਼ ਆ ਜਾਊ । ਪਰ ਫੇਰ ਖਿਆਲ ਆਇਆ ਕਿ 
ਏਦਾਂ ਕਰਨ ਨਾਲ ਤਾ ਆਪ ਨੂੰ ਵੀ ਬੜੀ ਪਰੇਸ਼'ਨੀ ਹੋਏਗੀ । ਝੂਠ ਮ਼ੂਠ ਰੋਣਾ ਪਏਗਾ । ਝੂਠ ਮੂਠ 
'ਰਣਾ ਬੜਾ ਮੁਸ਼ਕਿਲ ਕੌਮ ਏ । ਨਾਲੇ ਹੋ ਸਕਦੈ ਡਾਕਟਰ ਦੀ ਕੌੜੀ ਕਸੈਲ) ਦਵਾਈ ਪੀਣੀ ਪੈ 
ਜਾਏ, ਜਾਂ ਸੂਦੀ ਦੀ ਪੀੜ ਸਹਿਣੀ ਪਵੇ । ਇਕ ਵਾਰੀ ਮੈਨੂੰ ਡਾਕਟਰ ਨੇ ਸੂਦ ਲਾਈ ਸੀ ਤੇ ਬੜੀ 
ਪੀੜ ਹੋਈ ਸੀ । ਸੂਈ ਦੀ ਪੀੜ ਦਾ ਚੇਤਾ ਆਉ'ਦਆਂ ਹੀ, ਆਪਣੀ ਝੁਗੀ ਬਾਲਕੇ ਤਮਾਸ਼ਾ 
ਵੇਖਣ ਵਾਲੀ ਗੱਲ ਮੈਨੂੰ ਮੂਰਖਤਾ ਲੱਗੀ । 


ਤਦੇ ਮੇਰੀ ਮਾਂ ਮੇਰੇ ਕਮਰੇ ਵਿਚ ਆਈ । ਉਸਨੇ ਹੱਸਦੇ ਹੋਏ ਮੈਨੂੰ ਚੁੱਕਣ ਲਈ ਹੱਥ 
ਵਧ'ਏ, “ਜਾਗ ਪਿਐ ਮੇਰਾ ਲਾਲ ...... '' ਪਰ ਮੈ ਉਹਦੀਆਂ ਏਹੋ ਜਹੀਆਂ ਮੋਤੋਠਗਣੀਆਂ 
ਗੱਲਾਂ ਵਿਚ ਆਉਣ ਵਾਲਾ ਨਹੀ' ਸੀ ! ਮੈ" ਨਾ ਤੇ ਅੱਗੇ ਵਾਂ੍ਰ ਉਹਦੇ ਵਲ ਹੱਸ ਕੇ ਵੇਖਿਆ. ਤੇ 
ਨ ਹੀ ਅਪਣੇ ਹੱਥ ਵਧ ਏ ਕਿ ਮੈਨੂੰ ਚੁੱਕ ਲਵੇ । ਫੇਤ ਵੀ ਉਹਨੇ ਮੈਨੂੰ ਚੁੱਕ ਲਿਆ ਤੇ ਅਲਮਾਰੀ 


ਚੋ ਬਿਸਕੂਟ ਕਢ ਕੇ ਮੈਨੂੰ ਖ'ਣ ਨੂੰ ਦਿਤੇ । ਮੈ' ਗੁੱਸੇ ਵਿਚ ਬਿਸਕੁਟ ਵਗਾਹਕੇ ਮਾਰਿਆ । ਇੰ ਨੇ 


ਨੇ ਮੇਰੀ ਗੱਤ੍ਹ ਤੇ ਜੋ ਚਪੇੜ ਮਾਰੀ ਸੀ । ਮੈੱ' ਉਹਦਾ ਬਦਲਾ ਤਾਂ ਲੌਗਾ ਹੀਸੀ ਨਾ। ਸੋ 
ਸੈ ਉਹਦੇ ਦੋਨਾਂ ਹੱਥਾਂ ਤੇ ਕਿਨੇ ਹੀ ਧਫੇ ਮਾਰੇ । ਮਾਂ ਮੈਨ੍ਹੋ ਬਾਪੂ ਕੋਲ ਨਾਂ ਜਾਂਦ: ਵੇਖਕੇ ਆਪਣਾ 
ਹੱਕ ਬਹੁਤਾ ਜਤਾਣ ਲਗੀ । ਉਜ ਬਾਪੂ ਨੂੰ ਕਿਹਾ, “ਬਿੱਟੂ ਮੋਰਾ ਪੁੱਤਰ ਹੈ ਏਸ ਕਰਕੇ ਤ੍ਹਾਡੇ 
ਕੋਲ ਨਹੀ' ਜਾਂਦਾ ।'' ਬਾਪੂ ਨੇ ਆਪਣਾ ਪੁੱਤਰ ਜਤਾਣ ਲਈ ਮੈਨੂੰ ਮਾਂ ਦੇ ਹੱਥਾਂ ਵਿਚੋ ਖੋਹਣਾ 
ਸ਼ੁਰੂ ਕੀਤਾ । ਮੈਨੂੰ ਬੋਲਣਾ ਨਹੀ” ਆਉਦਾ । ਮੈਨੂੰ ਗੱਲਾਂ ਕਰਨੀਆਂ ਆਉ'ਦੀਆਂ ਹੁੰਦੀਆਂ ਤਾਂ 
ਕਹਿੰਦਾ “ਲੜਨਾ ਹੈ ਤਾਂ ਤੁਸੀ' ਦੋਏ ਲੜ, ਆਪਣੀ ਲੜਾਈ 'ਚ "ਨੂੰ ਕਿਉ” ਘਸੀਟਏ ਪਏ 
ਹੋ!” ਏਸ ਪਕੜ ਦਕੜ ਵਿਚ ਮੇਰੀ ਬਾਂਹ ਨੂੰ ਮਸਾ ਜਿੰਨੀ ਖਿਚ ਆਈ ਸੀ ਸੋ ਮੈ" ਵਿਰੋਧ ਵਿਚ 
ਜ਼ਰਾ ਜਿੰਨਾ ਚਮੈਂਕਆ । ਮਾਂ ਨੇ ਖਿਡੌਣੇ ਮੇਰੇ ਅੱਗੇ ਰੱਖਕੇ ਮੈਨੂੰ ਭੁੰਜੇ ਬਿਠਾਇਆ ਤਾਂ ਮੈ” 
ਹੱਥ ਮਾਰ ਕੇ ਦੁਧ ਡਲ੍ਹ ਦੇਣ ਦੀ ਸਲਾਹ ਝਣ'ਟੀ, ਪਰ ਫ਼ਿਰ ਖਿਆਲ ਆਇਆ ਕਿ ਲੜਾਈ 
ਕਰਨ ਤੋ` ਪਹਲਾਂ ਦੁੱਧ ਪੀ ਲੈਣਾ ਚੰਗ ਫਹੇਗਾ । ਸਰੀਰ 'ਚ ਚੁਸਤੀ ਆ ਜਾਏਗੀ । ਸੋ ਮੈ” 
ਦੂਧ ਪੀ ਲਿਆ । ਜਿਹੜਾ ਬਿਸਕੁਟ ਥੋੜੀ ਵੇਰ ਪਹਿਲਾਂ ਭੁੰਜੇ ਸੁਹੰਟਆ ਸੀ, ਉਸਨੂੰ ਚੁਕਕੇ 
ਏੜ' ਜਿਹਾ ਖਾ ਲਿਆ ਤੇ ਥਾਕੀ ਦਾ ਫੜ ਲਿਮ', ਹੱਥ ਵਿਢ, ਤਾਂ ਹਕ ਲੜਾਈ ਵਿਚ ਕਿਸੇ 
ਵੇਲੇ ਫੂਖ ਲਗੇ ਤਾਂ ਵਕਤ ਜ਼ਹੂਰਤ ਕੰਮ ਆ ਸਕੇ । 

ਤਦੇ ਬਾਪੂ ਨੇ ਮੈਨੂੰ ਚੁਕ ਲਿਆ ਤੇ ਬਾਹਤ ਬਗੀਚੇ ਵਿਚ ਲੈ ਗਿਆਂ । ਉਥੇ ਬਾਪੂ 
ਨੇ ਮੈਨੂੰ ਦੋ ਫੁਲ ਤੋੜ ਕੇ ਦਿਤੇ ਪਤ ਮੋ" ਉਹਦੇ ਨਾਲ ਉਦਾਸੀਨਤਾ ਦਾ ਵਿਉਹਾਰ ਹੀ ਰਖਿਆ । 
ਛੇਰ ਮੈ ਵੇਖਿਆ ਬਾਪੂ ਨਾਲ ਦੇ ਘਰ ਦੀ ਜ਼ਨਾਨੀ ਨਾਲ ਹੱਸ ਹੱਸ ਕੇ ਗੱਲਾਂ ਕਰਨ ਲਗ 
ਪਿਆ । ਮੈਨੂੰ ਸੂਝ ਗਈ ਕਿ ਇਸ ਬਗੀਰੇ ਵਿਚ ਮੈਨੂੰ ਲਿਆਉਣ ਦਾ ਇਕ ਬਹਾਨਾ ਹੀ ਸੀ । 
ਦਰਅਸਲ ਬਾਪੂ ਮਾਂ ਤੋ ਚੋਟੀ ਏਸ ਜ਼ਨਾਨੀ ਨਾਲ ਗੱਲਾਂ ਕ੩ਨਆਂ ਚ ਹੁੰਦਾ ਸੀ । ਪਰ ਇਹ ਗੱਲ 


ਸਿਰਜਣਾ 21 


ਕਿਸੇ ਤਰ੍ਹਾ ਮੈ” ਮਾਂ ਨੂੰ ਦੱਸ ਨਹੀ" ਸਾਂ ਸਕਦਾ । ਮੈਨੂੰ ਅਜੇ ਬੋਲਣਾ ਜੁ ਨਾ ਆਉਦਾ ਹੋਇਆ । 
ਕਮਰੇ 'ਚ ਜਾ ਕੇ ਮੈ" ਬਥੇਰਾ ਮਾਂ ਅੱਗੇ ਆ ਆ_ਕਰਕੇ ਕੋਲਾ ਪਾਇਆ ਪਰ ਮੋਰੀ ਮਾਂ ਕੁਝ ਨਾ 
ਸਮਝੀ ਤੇ ਮੋਰਾ ਇਹ ਵਾਰ ਖਾਲੀ ਚਲਾ ਗਿਆ। ਲੜਾਈ ਵਿਚ ਕਈ ਵਾਰ ਖਾਲੀ ਵੀ ਤਾਂ 
ਜਾਂਦੇ ਹੀ ਨੇ ਨਾ । ਸੌ ਮੈ' ਹੌਸਲਾ ਨਾ ਹਾਰਿਆ । 


ਮੈ ਵੇਖਿਆ ਮਾਂ ਨੇ ਨਵੇ' ਕਪੜੇ ਪਾ ਲਏ ਸਨ। ਜਿਰ ਵੀ ਵਾਹ ਲਿਆਂ ਸੀ। ਬਾਪੂ ਵੀ 

ਮੈਨੂੰ ਮਾਂ ਨੂੰ ਫੜਾ ਕੇ ਕਪੜੇ ਬਦਲਨ ਲਗ ਪਿਆ । ਮੈ” ਸਮਝ ਗਿਆ ਕਿਤੇ ਜਣ ਦੀ ਤਿਆਰੀ ਏ | 
ਦੌਨਾਂ ਦੇ ਹਾਵਾਂ ਭਾਵਾਂ ਨੇ ਬਲਦੀ ਤੇ ਤੇਲ ਪਾ ਦਿਤਾ । ਮੌ“ ਗ੍ਰੱਸੇ ਵਿਚ ਮਾਂ ਦੇ ਜਿਰ ਤੇ ਹੱਥ 
ਮਾਰ ਮਾਰ ਕੇ ਉਹਦੇ ਵਾਲ ਏਨੇ ਖਿਲਾਰ ਸੁੱਟੇ ਕਿ ਉਸਨੂੰ ਇਕ ਵਾਰ ਫਿਰ ਸ਼ੀਸ਼ੇ ਕੋਲਜਾਕੇ ? 
ਵਾਲ ਸਵਾਰਨੇ ਪਏ । ਮੈਂ ਆਪਣੀ ਸਫਲਤਾ ਤੇ ਬੜਾ ਖੁਸ਼ ਸਾਂ। ਮਾਂ ਨੇ ਆਪਣੇ ਵਾਲ ਠੀਕ ` 
ਕਰਕੇ, ਮੇਰਾ ਮੋਹ ਧੋਤਾ ਤੇ ਮੈਨੂੰ ਵੀ ਨਵੀਂ ਫਰਾਕ ਤੇ ਸਵੈਟਰ ਪਾ ਦਿਤੇ । ਫੇਰਮਾਂਡੀਡੀ 
ਕਰਕੇ ਮੈਨੂੰ ਪੇਸ਼ਾਬ ਕਰਾਉਣ ਲਗੀ । ਪੇਸ਼ਾਬ ਮੈਨੂੰ ਆਇਆ ਦਾ ਤਾਂ ਹੈਸੀ ਪਰ ਉਹਦੇ ਛੀ ਛੀ 
ਕਰਨ ਤੇ ਮੈ ਪੇਸ਼ਾਬ ਨਾ ਕੀਤਾ । ਫੇਰ ਬਾਪੂ ਵੀ ਮੈਨੂੰ ਚੁਕ ਕੇ ਕਿੰਨਾ ਚਿਰ ਛੀ ਛੀ ਕਰਦਾ ਰਿਹਾ | 
ਪਰ ਸੈ“ ਕੋਈ ਗੱਲ ਨਾ ਗੌਲੀ । ਮੋਰੇ ਕੋਲ ਲੜਨ ਲਈ ਕੋਏ ਬ. ਰੂਦ ਗੋਲੀਆਂ ਥੋੜੀਆਂ ਸਨ । 

ਪੇਸ਼ਾਬ ਵਗੈਰਾ ਹੀ ਤਾਂ ਮੇਰਾ ਵਧੀਆ ਅਸਲਾ ਸੀ, ਉਸਨੂੰ ਮੈ" ਕਿਵੇ ਜ਼ਾਇਆ ਕਰ ਦ'ਦਾ । 
ਫੇਰ ਬਾਪੂ ਨੇ ਮੈਨੂੰ ਚੁਕ ਲਿਆ । ਮੈ ਦਿਲ ਵਿਝ ਸੋਚ ਰਿਹਾ ਸਾਂ ਕਿ ਕਿਤੇ ਇਹ ਫੋਰ ਮੈਨੂੰ ਘਰ 
ਹੀ ਨਾ ਛੱਡ ਜਾਣ । ਏਨੇ ਨੂੰ ਮੇਰੇ ਬਾਪੂ ਨੇ ਕਿਹਾ “ਇਹ ਬੜਾ ਬਦਮਾਸ਼ ਹੈ, ਪੇਸ਼ਾਬ ਨਹੀ ` 
ਕਰਦਾ । ਅੱਗੇ ਮੋਰੀਆਂ ਕਿਤ'ਬਾਂ ਅੱਜ ਸਿਆਹੀ ਨਾਲ ਰੋਗ ਦਿਤੀਆਂ ਸੂ ।'' ਮੈ' ਵਿਚੋ ਬੜਾ 
ਖੁਸ਼ ਹੋਇਆ ਅਤੇ ਦਿਲ ਹੀ ਦਿਲ ਵਿਚ ਕਿਹਾ, “ਬਾਪੂ ਅਜੇ ਕੀ ਹੋ ਏਆ, ਤੂੰ ਅੱਜ ਮੈਨੂੰ 
ਧੋਖਾ ਦੇ ਕੇ ਚਲਾ ਗਿਆਂ ਸੈ, ਮੈ ਵੀ ਅੱਜ ਤੈਨੂੰ ਉਹ ਕਰਾਰੇ ਹੱਥ ਵਿਖ ਉ" ਜੋ ਤੈਨੂੰ ਸਾਰੀ 
ਉਮਰ ਯਾਦ ਰਹੇ ਗਿ ਕੋਈ ਮਿਲਿਆ ਸੀ ।”” 


ਮੇਰੇ ਚੰਗੇ ਭਾਗਾਂ 
ਲਿਆ । ਮੈ' ਬੜਾ ਖੁਸ਼ ਸਾਂ, 
ਭਰੇ ਬਾਜ਼ਾਰ ਵਿਚ ਭੰਡਾਂਗਾ । 


ਨੂੰ,ਮਾਂ ਤੇਬ ਬ'ਹਰ ਜਾਣ ਲਗਿਆ ਮੈਨੂੰ ਵੀ ਨਾਲ ਲੈ 
ਤੇ ਸੋਚਦਾ 


ਸੌਚਦਾ ਸਾਂ ਇਆ ਮੌਕਾ ਮਿਲਿਆ । ਅੱਜ ਇਹਨਾਂ ਦੋਨਾਂ ਨੂੰ 


ਬਜ਼ਾਰ ਵਿਚ ਇਕ ਜਗਾ ਬਾਪੂ ਕਿਸੇ ਨਾਲ ਗੱਲ ਕਰਨ ਲਈ ਰੁਕ ਗਿਆ । ਮੈਨੂੰ ਮਾਂਨੇ 
ਚੁਕਿਆ ਹੋਇਆ ਸੀ । ਇਹ ਵੇਲਾ ਮੈਨੂੰ, ਹਮਲਾ ਕਰਨ ਲਈ ਚੰਗ' ਲਗਿਆ । ਮੈ" ਜ਼ੋਰ ਦੀ ਪੇਸ਼ ਬ 
ਦੀ ਧਾਰ ਜੂ ਮਾਰੀ ਤਾਂ ਬਾਪੂ ਦੇ ਗਰਮ ਕੌਟ ਤੇ ਪੈੱਟ ਉਤੇ ਲੰਬੀ ਲਕੀਰ ਪੈ ਗਈ । ਬਾਪੂ ਤਤ 
ਤਤ ਕਰਦਾ, ਡਰਦਾ ਮਾਰ' ਇਉ` ਪਿਛੇ ਹਟਿਆ 7ਜਵੇ` ਦੁਸਮਣ ਦੇ ਅਚਾਨਕ ਹਮਲਾ ਕਰ 
ਦੇਣ ਟੇ ਫੌਜੀਆਂ 'ਚ ਖਲਕਲੀ ਮੱਚ ਜਾਂਦੀ ਏ। ਮਾਂ ਦੇ ਥੁੱਲੋ ਉਤਾਰਦਿਆ ਉਤਾਰਦਿਆ ਮੈ“ 
ਉਸ ਨੂੰ ਵੀ ਭਿਉ“ ਦਿਤਾ । ਮੈ ਖੁਸ਼ ਸਾਂ ਕਿ ਇਕੋਂ ਵਾਰ ਨਾਲ ਦੋਵੇ' ਦੁਸ਼ਮਣ ਫੱਟੜ ਕੀਤੇ ਨੇ 
ਤੇ ਆਪ ਸੁੱਤਾਹੀ ਬਚ ਗਿਆ ਹਾਂ । ਮੇਰੀ ਪੈਂਟ ਰਾਹ ਵਾਲੀ ਬਣੀ ਹੋਈ ਸੀ, ਇਸ ਲਈ ਸੈ 
ਸੁੱਕਾ ਹੀ ਬਚ ਗਿਆ ਸਾਂ । 

ਅੱਗੇ ਜਾਕੇ ਇਕ ਦੁਕਾਨ ਵਿਚ ਮਾਂ ਤੇ ਬਾਪੂ ਕੋਈ ਚੀਜ਼ ਖਰੀਦਣ ਲਗੇ । ਪਹਿਲਾਂ 


22 ਸਿਰਜਣਾ 


ਤਾਂ ਮੇਰਾ ਧਿਆਨ ਦੁਕਾਨ ਵਿਚ ਪਈਆਂ ਚਮਕੀਲੀਆਂ ਚੀਜ਼ਾਂ ਨੇ ਖਿਚ ਲਿਆ । ਚੀਜ਼ਾਂ ਨੂੰ ਵੇਖਦੇ 
ਹੀ ਇਕ ਖਿਡਉਣੇ ਤੇ _ਮੇਰੀ ਨਜ਼ਰ ਵਿਕ ਗਈ ਤੇ ਉਸ ਵਲ ਇਸ਼ਾਰਾ ਕੀਤਾ । ਬਾਪੂ ਸਮਝ 
ਗਿਆ ਕਿ ਮੈ ਹਵਈ ਜਹਾਜ਼ ਲੈਣਾ ਚਾਹੁੰਦਾ ਹਾਂ। ਉਹਦਾ ਮੁੱਲ ਬਹੁਤਾ ਹੋਵੇਗਾ, ਇਸ ਲਈ 
ਮਾਂ ਤੇ ਬਾਪੂ ਨੇ ਮੈਨੂੰ ਕਈ ਦੂਸਰੀਆਂ ਚੀਜ਼ਾਂ ਲੈਣ ਲਈ ਪਰੇਰਿਆ ''ਐਹ ਗੁੱਡੀਆਂ ਲੈ ਲੈ, 
ਔਹ ਗਦ ਲੈ ਲੰ ।” ਪਰ ਮੈ ਪੱਸਰ ਗਿਆ ਤੇ ਜਿੰਨਾ ਚਿਜ਼ ਉਹ ਹਵਾਈ ਜਹਾਜ਼ ਲੈ ਨਾ ਲਿਆ 
ਉਨੰ' ਚਿਰ ਰੌਲਾ ਪਾਂਦਾ ਫਿਹਾ । 


ਦੁਕਾਨੋ' ਬਾਹਰ ਨਿਕਲਦਾ ਬਾਪੂ ਕਹਿ ਰਿਹਾ ਸੀ, “ਬਿੱਟੂ ਬੜਾ ਬਦਮਾਸ਼ ਹੋ ਗਿਆ 
੩ ਏ !''ਮੈਂ ਦਿਲ'ਚ ਕਿਹਾ, 'ਅਜੇਤ੍ਰੋ ਮੇਰੀ ਬਦਮਾਸ਼ੀ ਕੀ ਦੇਖੀ ਏ ਠਹਿਰ ਜਾਂ ਅਜੇ ਤਾਂ ਮੈ" ਡ੍ਰਹਾਨੂੰ ਮਜ਼ਾ 
=੯ _ਚਖਾਣਾ ਏ' । ਮੈਨੂੰ ਰਾਹ ਵਿਚ ਮਾਂ ਤੇ ਬਾਪੂ ਵਾਰੀ ਵਾਰੀ ਚੁਕਦੇ ਸਨ । ਸੌ ਮੈ“ ਵਾਰੀ ਵਾਰੀ 
ਹਵਾਈ ਜਹਾਜ਼ ਮਾਰ ਮਾਰ ਉਹਨਾਂ ਦੇ ਹੱਥਾਂ ਬਾਹਵਾਂ ਉਤੇ ਕਈ ਸੱਟਾਂ ਲਾਈਆਂ । ਘਰ ਆ ਕੇ 
ਵੀ ਮਾਂ ਤੋਂ ਬਾਪੂ ਚਾਹੁੰਦੇ ਸਨ ਕਿ ਮੈ" ਛੇਤੀ ਸੌ ਜਾਵਾਂ । ਏਸ ਲਈ ਜਦ ਤਕ ਮਾਂ ਤੇ ਬਾਪੂ 
ਚੋਟੀ ਖਾਣ ਮੈਨੂੰ ਭੁਆ ਨੇ ਦੁਧ ਪਿਲਾ ਦਿਤਾ । 
ਰੋਟੀ ਖਾਣ ਤੋ ਬਾਅਦ ਮਾਂ ਮੰਜੇ ਤੋ ਲੋਟੀ ਕਾਫੀ ਦੇਰ ਮੈਨੂੰ ਫੜ ਫੜ ਕੇ ਲੰਮੇ ਪਾਉਣ 
ਦੀ ਕੋਸ਼ਿਸ਼ ਕਰਦੀ ਰਹੀ । ਪਰ ਮੈ" ਅੱਜ ਦੁਪਿਹਰ ਤੋ" ਬਾਦ ਸਾਰਾ ਦਿਨ ਸੁੱਤਾ ਰਿਹਾ ਸਾਂ । 
ਸੋ ਮੈ' ਸੋਣਾ ਨਹੀ' ਸਾਂ ਚਾਹੁੰਦਾ ਸਗੋ ਸੌਣ ਵਾਲਿਆ ਦੀ ਨੀਂਦ ਖਰ'ਬ ਕਰਨੀ ਚਾਹ੍ੰਦਾ 
ਰਿ ਸਾਂ।ਇਸ ਲਈ ਜਦੋ" ਵੀ ਮਾਂ ਜ਼ਰਾ ਕੁ ਉਘੇ ਮੈ' ਹਵਾਈ ਹਹਾਜ਼ ਉਹਦੇ ਉਤੇ ਸੁੱਟ ਦਿਆ । 
ਮਾਂ ਨੇ ਤੇਗ ਆ ਮੈਨੂੰ ਇਕ ਚਪੇੜ ਵੀ ਮਾਰੀ । ਮੈ ਰੋ ਪਿਆ, ਪਰ ਮਾਰ ਪੈਣ ਦਾ ਅਫ਼ਸੋਸ 
ਨਹੀਂ ਸੀ । ਲੜਨਾ ਹੋਵੇ ਤਾਂ ਮਾਰਨ ਤੋ ਪਹਿਲਾਂ ਮਾਰ ਖਾਣ ਲਈ ਵੀ ਤਿਆਰ ਰਹਿਣਾ ਚ'ਹੀਦੈ । 
ਸੋ ਮੈ'' ਤਿਆਰ ਸਾਂ । ਮੈਨੂੰ ਰੋੱਦੇ ਨੂੰ ਵੇਖਕੇ ਥਾਪੂ ਨੇ ਮੈਨੂੰ ਆਪਣੇ ਪਲੰਘ ਤੋਂ ਖਿੱਚ ਲਿਆਂ । 
ਮੈ ਉਹਨੂੰ ਵੀ ਏਸ ਤਰ੍ਹਾਂ ਤੰਗ ਕਰਦਾ ਰਿਹਾ । ਅਖੀਰ ਬਾਪੂ ਨੇ ਉਠਕੇ ਬੱਤੀ ਬੁਝ' ਦਿਤੀ । ਮੈ” 
ਜ਼ੋਰ ਜ਼ੋਰ ਦੀ ਰੋਣਾ ਸ਼ੁਰੂ ਕਰ ਦਿਤਾ ਤੇ ਜ਼ਿੱਦ ਕੀਤੀ ਕਿ ਬੱਤੀ ਫੇਰ ਜਗਾਈ ਜਾਏ । ਏਸ 
ਤਰ੍ਹਾਂ ਕਾਫੀ ਦੇਰ ਹੋ ਗਈ । 
ਕਰ ਜਦੋ” ਮੈ ਥੱਕ ਗਿਆ ਤਾਂ ਚੁਪ ਕਰਕੇ ਮਾਂ ਦੀ ਮੰਜੀ ਤੇ ਜਾ ਕੇ ਉਹਦੇ ਨਾਲ ਲੰਮਾਂ 
ਪਾ ਪੈ ਗਿਆ । ਥੋੜੀ ਦੇਰ ਬ'ਦ ਬਾਪੂ ਉਠਿਆ । ਉਹਨੇ ਬੱਤੀ ਬੁਝਾਈ ਤੇ ਮਾਂ ਨੂੰ ਕੁਝ ਆਖਿਆਂ । 
ਮਾਂ ਮੰਜੀ ਤੱ ਉਠਣ ਲਗੀ ਤਾਂ ਮੈ ਕਮੀਜ਼ ਘੁੱਟ ਕੇ ਹੱਥਾਂ ਵਿਚ ਫੜ ਲਈ । ਬਾਪੂ ਮੈਨੂੰ ਜਾਗਦਾ . 
ਵੇਖ ਕੇ ਆਪਣੇ ਪਲੰਘ ਤੇ ਚਲਾ ਗਿਆ । ਏਸ ਤਰਾਂ ਦੋ ਵਾਰੀ ਹੋਇਆ । ਤੀਜੀ ਵਾਰੀ ਉਹ 
ਖਿਝ ਗਿਆ । ''ਏਹ ਕਮਬਖਤ ਅਜ ਸੌਦਾ ਹੀ ਨਹੀਂ” ਜਦੋ ਉਹ ਏਦਾਂ ਬੁੜਬੜਾਉ'ਦਾ 
ਹੋਵਿਆ ਮੁੜ ਆਪਣੇ ਪਲੌਘ ਤੇ ਜਾ ਸੁੱਤਾ, ਤੇ ਫੇਰ ਉਹਦੇ ਘੁਰਾੜਿਆਂ ਦੀ ਆਵਾਜ਼ ਆਉਣੀ 
ਸ਼ੁਰੂ ਹੋ ਗਈ ਤਾਂ ਮੈ ਸਮਝ ਗਿਆ ਕਿ ਬਾਪੂ ਨੇ ਲੜਾਈ ਵਿਚ ਹਾਰ ਮੈਨ ਲਈ ਹੈ । 


ਮਨ ਹੀ ਮਨ ਵਿਚ ਏਸ ਜਿੱਤ ਦੀ ਖੁਸ਼ੀ ਮਨਾਉ'ਦਾ, ਪਤਾ ਨਹੀ' ਮੈ" ਕਦ ਸੌ" ਗਿਆ । 
ਸੌਣ ਲਗਿਆ ਵੀ ਆਪਣੀ ਮਾਂ ਦੀ ਕਮੀਜ਼ ਮੈ“ ਘੁੱਟ ਕੇ ਆਪਣੇ ਹੱਥਾਂ ਵਿਚ ਫੜੀ ਹੋਈ ਸੀ, ਤਾ 
ਕਿ ਉਹ ਮੈਨੂੰ ਸੁੱਤੇ ਪਏ ਨੂੰ ਛੱਡਕੇ ਜਾ ਨਾ ਸਕੇ । 


ਸਿਰਜਣਾ 28 


ਗੁਰਦਿਆਲ ਸਿੰਘ 
ਤਿੰਨ ਪੀੜ੍ਹੀਆਂ ਦੀਆਂ ਉਣੀ'ਦੀਆਂ ਅੱਖਾਂ 


ਉਹਨੂੰ ਸਾਹਮਣੇ ਆਉਦਾ ਇਕ ਸ਼ਰਾਬੀ ਹਣੇ ਦਿੱਭਸਆ ਸੀ । ਝੋਲੇ ਖਾਂਦਾ, ਪਟੜੀ 
ਦੇ ਏਧਰ-ਉਧਰ ਡਿਗਦਾ-ਢਹੰਦਾ ਉਸ ਵਲ ਆ ਰਿਹਾਂ ਸੀ। ਪਰ ਜਦ ਖੜ ਕੇ, ਐਨਕ 


ਠੀਕ ਕਰਦਿਆਂ ਉਹਨੇ ਵੇਖਿਆ, ਉਥੇ ਕੁਝ ਵੀ ਨਹੀ" ਸੀ--ਸਿਧੀ-ਸਪਾਟ ਸੂਏ ਦੀ ਪਟੜ) 


ਦੇ ਦੋਹੀ” ਪਾਸੀ" ਨਾਲ ਉਗੇ ਸਰਾਂ ਦੇ ਬੂਝੇ । ਵਿਚਕਾਰ ਸ਼ਾਂਤ ਕੰਢਿਆਂ ਤਕ ਖਹਿ ਖਹਹ ਵਗਦਾ 
ਠੰਡਾ, ਨਿਰਮਲ ਪਾਟ), ਜਿਹੜ' ਚੜਦੇ ਸ੍ਰਜ ਦੀ ਲਾਲ ਨਾਲ ਰਤਾ ਲਾਲ ਹੋਇਆ 
ਜਾਪਦਾ ਸੀ । 


ਉਹਨੇ ਅੱਖਾਂ ਮੀਚ ਕੇ ਦੋ ਲੰਮੇ ਸਾਹ ਖਿਚੇ, ਤੇ ਜਦੋ“ ਚਿ੩ ਟਿਕਾਣੇ ਆ ਗਿਆ ਤਾੰ 
ਕੁੜਤੇ ਦੀ ਕੰਨੀ ਨਾਲ ਐਨਕ ਸਾਫ ਕਰਕੇ ਮੁੜ ਲਾ ਲਈ ਤੇ ਅਗਾਂਹ ਤਰ ਪਿਮਾ । ਚਿੜੀਆਂ 


ਦੀ ਚਰ੍ਹਚੋਲਰ, ਠੰਡੀ, _ਰੁਮੇਕ-ਰੁਮਕ ਵਗਦੀ ਹਵਾ, ਆਸੀ“ ਪਾਸੀ ਲਹਿਰਾਂਦੀਅ', 
ਪੀਲੀਆਂ ਪੈ ਰਹੀਆਂ ਪੋਲੀਆਂ ਕਣਕਾਂ ਤੇ ਸ਼ਾਂਤ ਵਾਤਾਵਰਨ ਸਦਕਾ ਉਹਨੂੰ ਹੁਣੇ ਦਿੱਸੇ ਸ਼ਰਾਬੀ 
ਦਾ _ਖਿਆਲ . ਭੁੱਲ ਗਿਆ । ਪਰ ਜਦੋ ਉਹ ਉਸ ਬਾਂ ਦੇ ਕੋਲ ਆਇਆ, ਜਿਥੇ ਉਹ 
ਸ਼ਰਾਬੀ ਦਿੱਸਿਆ ਸੀ, _ ਤਾਂ ਚਾਣਚਕ ਤ੍ਬਕ ਕੇ ਇਉ” ਖੜੋ ਗਿਆ ਜਿਵੇ“ ਸਾਹਮਣੇ ਸੱਪ ।ਦੱਸ 
ਪਿਆ ਹੋਵੇ । ਸੱਜੇ-ਖੱਥੇ ਵੇਖਿਆ, ਕੁਝ ਵੀ ਨਹੀਂ ਸੀ । ਇਕ ਬੱਈਆ, ਸਰ ?ਦਆਂ ਤੀਲਿਆਂ 


ਉਤੇ ਟਪੂਜੀਆਂ ਮਾਰਦਾ ਚਹਿਤ ਰਿਹਾ ਸੀ; ਤੇ ਪੂਰਕ ਵਲੋ, ਖ਼ੜਸੁਕ ਜੰਡ ਦੇ ਪਿਛਵਾੜਿਓ` 


ਸੂਰਜ ਸਹਿਜੇ ਸਹਿਜੇ ਉਤਾਂਹ ਉਠ ਆ ਰਿਹਾੜੀ। 

ਫੇਰ ਉਹਦੀਆਂ ਲੱਤਾਂ ਕੈਬਣ ਲਗੀਆਂ ਤੇ ਉਥੋਂ ਹੀ ਪਿਛਾਂਹ ਮੁੜ ਪਿਆ । ਰਾਹ 
ਵਿਚ ਕਿੰਨੇ ਵਾਰੀ ਮਗਰ ਕਿਸੇ ਦੀ ਪੌੜ-ਚਾਲ ਸੁਣੀ-ਬਿੜਕਦੇ, ਸ਼ਟ'ਬੀ ਮੁੰਤਾਂ ਦਾ ਖੜਾਕ । 
ਤਿੰਨ ਵਾਰੀ ਉਸ ਭੋ ਕੇ ਪਿਛਾਂਹ ਵੀ ਤਤਿਆ, ਪਤ ਕੋਈ ਬੰਦਾ ਨਜ਼ਰ ਨਹੀ ਅਿਆ । 

ਘਰ ਆਕੇ ਜਦੋ" ਨਾਹ-ਧੋ ਕੇ ਤਿਆਰ ਹੋਣ ਪਿਛੋ, ਚਾਹ ਪੀਣ ਲਈਏ) ਆ ਬੋਠਾ 
ਤਾਂ ਇਕ ਵਰ ਫੌਰ` ਉਹਨੂੰ ਭਲੇਖਾ ਪਿਆ ਜਿਵੇ' _ਕੋਈ ਬੋਟ ਲੜਖੜ'ਦਾ, ਗਲੀ 
ਵਿਚੋ ਲੋ/ਘਆ ਹੈ-ਚਿਕ ਉਤੇ ਉਹਦਾ ਪੜਛ'ਵਾਂ ਪਿਆ ਸੀ । ਉਹ ਫੇਰ ਸਹਿਮ ਗਿਆਂ । 
ਉਠ ਕੇ ਚਿਕ ਚੂ=ੀ ਤੇ ਬਾਹਰ ਵੇਖਿਆ । ਗਲੀ ਵਿਚ ਘੁਮਿਆਟਾਂ ਦੇ ਤਿੰਨ ਮੌੰਡੇ ਗੋਲੀਆਂ 
ਖੋਡੀ ਜਾਂਦੇ ਸਨ । ਮੱਥੇ ਤਿਉੜੇ ਪਾ ਕੇ ਪਿਛਾਂਹ ਮੁੜਿਆ ਤਾਂ ਚਿਕ ਵਿਚੋ ਇਕ ਸਿਲਤ ਪੁਟੇ ਵਿਚ 


ਖੁੱਭ ਗਈ । ਘੂਰ ਕੇ ਪੁਰਾਣੀ, ਖੁਥੜ ਜਿਹੀ ਚਿਕ ਵਲ ਝਾਕਦਿਆਂ ਉਹ ਮੁੜ ਟੁਰਸੀ ਉਤੇ 


ਆ ਬੈਠਾ । 


24 ਸਿਰਜਣਾ 


ਆ = 


॥ 


2 ੩“ 


“ਆਖਰ ਇਹ ਹੈ ਕੀ ?' ਉਸਨੇ ਦਿਮਾਗ ਉਤੇ ਜ਼ੌਰ ਪਾ ਕੇ ਸੋਚਣ ਦਾ ਯਤਨ ਕੀਤਾ, 
ਪਰ ਮੁੜ ਮੜ ਜਿਵੇ' ਅੰਗਰੇਜ਼ੀ ਦੇ ਮੁਹਾਵਰੇ, ਅਖੇ ਸਦ, ਗਰਾਮ ਦੇ ਨੇਮ, ਹੀ ਯਾਦ, 
ਆਉਂਦੇ ਰਹੇ, ਹੌਰ ਗੱਲ ਕੋਈ ਨ੮' ਆਹੂੜੀ । 

“ਅੱਜ ਤਾਂ ਮੁੰਡਿਆਂ ਦਾ ਦੂਜਾ ਪਰਚੈ !' ਸੋਚਿਆਂ ਹੀ ਉਹ ਜਿਵੇ ਖੁਸ਼ੀ ਨਾਲ 
ਭੜਕ ਪਿਆ । ਚਿੱਤ ਕੀਤਾਂ. ਹੁਣੇ ਸਤੂਲ ਤੁਰ ਜਾਏ-ਤੁਰਤ-ਪੈਰ ਦੱਸੇ ਗ੍ਰ' ਦਾ ਵਿਦਿਆਂ- 
ਰਥੀਆਂ ਨੂੰ ਇਮਤਿਹਾਨ ਵਿਚ ਬੜ/ ਲਾਭ ਹੰਦੈ । ਨਾਲੇ ਨਿਗਰਨ) ਕਰਨ ਵਾਲ ਮਾਸਟਰ ਨੂੰ 
ਵੀ ਦੁਬਾਰਾ ਯਦ ਕਤਾਣਾ ਸੀ ਕਿ ਅਹਿ ਅਹਿ ਮੁੰਡੇ 'ਆਪਣੇ' ਐਂ, ਇਹਨਾਂ ਦਾ 


-- ੫੬4 ਰਖੋਂ । 


“ਚਾਹ ਬਈ !” ਉਚੀ ਹਾਕ ਮਾਨੀ ਤੇ ਫਤ ਚੁੱਪ ਕਰਕੇ ਬੈਠਾਂ ਸਾਹਮਣੀ, ਤਖ- 


ਤਿਆਂ ਤੋ ਸਖਣ ਅਲਮਾਰੀ ਵਿਚ ਚਿਣੀਆਂ ਪੁਠਾਣਆਂ ਤਿਤਾਬਾਂ ਨੂੰ ਵੇਖਣ ਲਗ ਪਿਆ । 


ਪਾਟੀਆਂ ਜਿਲਦਾਂ, ਖੁਕ ਵਰਕੇ-ਰੱਦੀ ਵਿਚ ਵਚਣ ਵਾਲਾ ਮਾਲ ਸੀ ਸਾਰਾ । ਪਤ ਪੰਜ ਵਰ 
ਹੋ ਗਏ ਸਨ ਇਹਨਾਂ ਨੂੰ ਵੇਰ ਨਹੀ ਸੀ ਸਕਿਆ- ਵਚਣ ਦੇ ਮਦ ਨਾਲ ਈ ਅੰਦਰ ਖੋਹ 
ਜਿਹੀ ਪੈਣ ਲਗ ਪੈਦ ਸੀ । 


ਆਪਣੀ ਐਨਕ ਟੇ: ਤੇ ਕੰਧ ਦੀ ਇਕ ਦ-ਜ ਵਿਰੋਂ' ਨਿਕਲੀਮਾਂ ਦੌ ਟਿੱਡੀਮਾਂ ਵਲ 
ਦਿ" ਟਿਕਾ ਲਈ । ਦੋਏ 'ਮਾਵਾਂ-ਧੀਆਂ” ਜਿਟੀਆਂ ਮੁੱਛਾਂ ਹਿਲਾਂਦਿਆਂ ਜਿਵੇ' ਉਸ ਵਲ 
ਹੈ ਝਾਕ ਕੇ ਘੂਰ ਰਹੀਆਂ ਸਨ । ਪਲ ਕੁ ਉਹਨਾਂ ਵਲ ਝ'ਕਣ ?ਪਛੱ` ਘਰ ਪਏ _ ਪੈਸਿਆਂ 
ਲੱ ਤੇ ਪੀਤਮ ਰਾਜ ਦੇ ਦੱਸੇ ਹਿਸਾਬ ਦੀ ਗਗਿਣਤੀ-ਮਿਣਤੀ ਭਰਨ ਲਗ ਪਿਆ । ਜਾਪਿਆ 
ਕੰਮ ਸਰ ਜਾਏਗਾ, ਪਲਜਤਰ ਨਾ ਸੋਈ ਟੀ੫ ਤਾਂ ਹੋਏ ਜਾਦਰ । 


ਪੰਜ ਵਰੂੰ ।...ਕਿੰਨਾ ਲੰਮਾ ਸਮ' ਸੀ ! ਇਨ੍ਹਾਂ ਪੰਮਾਂ `ਵਗ੍ਿਆਂ ਵਿਚ ਤਾਂ ਉਹਦੀ 
'ਜੁਆਨੀ' ਵੀ ਢਲਣ ਲਗ ਪਈ ਸੀ । ਸਿਰ ਵਿਚ ਧੋਲੇ ਆ ਰਏ ਸਨ । ਐਨਕ ਲਗ ਗਈ 
ਸੀ। ਉਹਦੇ ਘਰ ਇਕ ਕੜੀ ਹੌਰ ਹੋ ਗਈ ਸੀ । ਪਤਨੀ ਦੇ ਚਿਹਰੇ ਝੁਤੱੜੀਆਂ ਪ _ਚੱਵੀਆਂ 
 : 4 ਪਤ ਬੁੰਠਕ ਨੂੰ ਟੀਪ ਨਹੀਂ” ਸੀ ਹੋਈ ! ਵਿੱਟਾਂ ਦੀਆਂ ਦਰਜਾਂ ਉੱਝ ਦੀ ਉੱਝ ਹੀਂ 


ਵਾ” ਝਾਕ ਰਹੀਆਂ ਸਨ । 


ਕੱ 


“ਮਨੁਖ ਦੀ ਈ ਨਹੀਂ, ਚਜ਼ ਹਰੇਕ ਦੀ ਮੁਨਿਆਦ ਹੈਦ) ਐ' ਆਪਣੀ ਮਾਂ ਦੀ ਸਿਆਣੀ 
ਗੱਲ ਚਿੱਤ 'ਚ ਦਹਰਾਈ ਤੇ, ਫੇਤ ਕਮਲੀ ਨਿਗਾਹ ਨਾਲ, ਚਾਹ ਲਈ ਬੂਹੇ ਐਦਤਲ ਬੂਹੇ ਵਲ 
ਤੱਕਿਆ । ਫੇਰ ਹਾਕ ਮਾਰਨ ਨੂੰ ਜੀਅ 2ਤਾ, ਪਰ ਗਲ) ਵਿਚ ਅਖਬ'ਰ ਵਾਲੇ ਦੇ ਦਾਵਿਕਲ ਦੀ 
ਟੱਲੀ ਸਣ ਕੇ, ਉਭੜਵਾਹਾ ਬੂਹੇ ਵਲ ਜਿਵੇ' ਭੱਜ ਪਿਆ ਤੇ ਮਤ ਆ ਕੇ ਬਹੇ'ਦਆਂ ਸਭ ਤੋ” 
ਪਾਰਲਾਂ ਦੂਜਾ ਪੈਨਾ, ਹਤੋਜ਼ ਵਰਗੀ ਕਾਹਲ ਨਾਲ ਪਰਤਿਆ ਤੇ ਕੌਤੀ ਅੱਧੇ ਮਿੰਟ ਪਿਡੋ” ਉਹ 
ਅਖਬਾਰ ਫ਼ਤੀ', ਐਦਹ ਰਸੋਟੀ ਵਲ ਭੱਜ ਤੁਰਿਆ । 

“ਲੈ ਬਈ ਅਜ ਕ੍ਰਸ਼ ਵੈੜ...ਖੀਹ-ਨੜਾਹ ਬਣਾ, ਸੀਤਣੀ ਵੰਡ, ਧਿਆਣੀਆਂ ਖੁਆ” 
ਗਲਾਯ ਵਿਚ ਚਾਹ ਪਾਵੇ ਦੀ ਆਪਣੀ ਪਤਨ ਨੂੰ ਉਨ, ਖਸ਼ੀ ਨਾਲ ਭੁੜਤਦਾ ਆਖੀ ਗਿਆ। ਨਾਂ 
ਅਸਲੀ ਗੱਠ ਦੱਸੀ ਗਈ ਤੇ ਨਾ ਆਪਣੀ ਡੁਲੂਦੀ ਖੁਸ਼ੀ ਨੂੰ ਸ਼ਬਦਾਂ ਵਿਚ ਜਾਂਭਿਆ ਗਿਆ। 


`ਜਿਰਜਣਾ 2ਨ 


ਅਜੀਬ ਦੁਬਿਧਾ ਵਿਚ ਏਵੇ' “ਕੁਸ਼ ਵੰਡ, ਕੁਸ਼ ਖੁਆ, ਕੁਸ਼ ਕਰ ਕਹਿੰਦਾ ਕਹਿੰਦਾ ਚਾਹ 
ਵਾਲਾ ਗਲਾਸ, ਮੁੜ ਬੇ ਪੁਵਾਹੀ ਨਾਲ ਫੜ ਕੇ ਬੈਠਕ ਵਿਚ ਆ ਵੜਿਆ । 

“ਹੱਦ ਹੋ ਗਈ !'' ਪਤਨ] ਨੇ ਮੁਸਕਰਾ ਕੇ, ਪਰਾਉ'ਠਾ ਮੇਜ਼ ਉਤੇ ਰਖਦਿਆਂ ਕਿਹਾ, 
“ਨਾ ਕੋਈ ਗੱਲ, ਨਾ ਬਾਤ, ਐਵੇਂ“ ਵਾ ਨਾਲ ਗੱਲਾਂ ਕਰਦੇ ਫਿਰਦੇ ਓ' !...ਖੁਸ਼ੀ ਇਹ ਅੱਜ 
ਕਾਹਦੀ ਚੜ੍ਹੀ ਐ ਐਨੀ ?”” 

ਪਰ ਉਦੋ" ਈ ਪਿਛਲੇ ਕੋਠੜੇ ਵਿਚ ਨਿਆਣਿਆਂ ਦਾ ਚੀਕ-ਚਿੰਘਾੜਾ ਸੁਣ ਕੋ ਓਧਰ 
ਤੁਰ ਗਈ ਤੇ ਏਨੇ ਚਿਰ ਵਿਚ ਉਹਨੇ ਪਿੱਛੋ ਇਸ਼ਤਿਹਾਰ ਨੂੰ ਪੜ੍ਹ ਪੜ੍ਹ ਕੇ _“ਮਿੱਧ” ਸੁਟਿਆ । 
ਫੇਰ ਉਠ ਕੇ ਕਾਹਲੀ ਤਿੰਨ-ਚ'ਰ ਚਿੱਠੀਆਂ ਲਿਖੀਆਂ । ਲਿਖ਼ਦਿਆਂ, ਮੁੜ ਮੁੜ ਘੜੀ ਵਲ 
ਵੇਖਦ' ਤੇ ਵਿਚੇ" ਈ, ''ਮੇਰੇ ਬੂਟ, ਮੇਰੀ ਪੇਟ, ਜੁਰਾਬਾਂ, ਕਲ੍ਹ ਵਾਲੀ ਕਿਤਾਬ” ਮੌਗਦਿਆਂ, 
ਰੌਲਾ ਜਿਹਾ ਪਾਈ ਗਿਆ । ਫੋਰ ਓਵੇ` “ਕੁਸ਼ ਵੰਡ, ਕੁਸ਼ ਕਰ, ਕੁਸ਼ ਸੱਖ'` ਕਹਿੰਦਿਆਂ, 
ਅਖਬਾਰ ਵਲੋਟ ਕੇ, ਪੈੱਟ ਦੇ ਬਟਣ ਅੜਾਂਦਾ ਅੜਾਂਦਾ ਈ ਸਕੂਲ ਨੂੰ ਤੁਰ ਗਿਆਂ । 

ਪਤਨੀ ਪਿਛੋ` ਡੋਰ ਭੌਰੀ, ਰਤਾ ਵਿਐਗ ਨਾਲ ਮੁਜਕਰਾਂਦੀ, ਚਿਕ ਚੁਕ ਕੇ ਪਿਠ 
ਵੇਖਣ ਗਈ ਤੇ ਉਹਨੂੰ ਗਲੀ ਵਿਚ 'ਭਜਦਾ ਜਿਹ'' ਵੇਖ ਕੇ ਰਤਾ ਹੱਸ ਪਈ । ਮੁੜਕੇ ਭਾਂਡੇ ਚੁਕਣ 
ਲੱਗੀ ਤਾਂ ਵੇਖਿਆ ਗਲਾਸ ਵਿਚ ਅੱਧੀ ਚਾਹ ਬਚੀ ਪਈ ਸੀ । ਨਾਲੇ ਪਰਾਉ'ਠਾ ਓਵੇ' ਦੀ ਓਵੇ” 
ਪਲੇਟ ਵਿਚ ਪਿਆ ਸੀ । ਵਿਹੰਦਿਆਂ ਈ ਮੁਸਕਰਾਹਟ ਉਡ ਗਈ ਤੇ ਪਿਛੋਂ ਵਾਜ ਮਾਰਨ 
ਲਈ ਮੁੜ ਬੂਹੇ ਵਲ ਆਉਲੀ ਪਰ ਚਿਕ ਕੋਲੋ" ਜਾ ਕੇ ਪਰਤ ਆਈ । ਪਿਛੋ` ਵਾਜ ਮਾਰੀ ਮਾੜੀ 
ਹੁੰਦੀ ਐ !...ਨਾਲੇ ਅੱਜ ਤਾਂ ਖੁਸ਼ੀ ਈ ਪਤਾ ਨਹੀ ਕਾਹਦੀ ਚੜ੍ਹ ਹੋਈ ਐ । 

ਪਟੜੀ ਉਤੇ ਕੌਈ ਸ਼ਰਾਬੀ ਅੱਜ ਨਹੀ ਸੀ ਦਿੱਸਿਆ । ਬੱਸ ਇਕ ਵਾਰੀ ਕਿਸੇ 
ਗੁਲਾਬੀ ਰੋਗ ਦੀ ਵੱਡੇ ਸਾਰੇ ਫੁੱਲ ਵਰਗੀ ਇਕ ਦੀਜ਼ ਦਾ ਝੋਲਾ ਪਿਆ ਸੀ । ਨਿਗਾਹ ਅੱਗੇ ਨਾਲੋ” 
ਤੇਜ਼ ਹੋ ਗਈ ਲਗਦੀ ਸੀ । ਸੂਏ ਦੇ ਅਗਲੇ ਮੋੜ ਉਤੇ ਵਿੰਗੜਜਿਹੀ ਜਿਹੜੀ ਬੇਰੀ ਟਿੱਬੇ 
ਉਤੇ ਖਲੌਤੀ ਹੋਦੀ ਸੀ ਉਹਦੀਆਂ ਡਾਹਣੀਆਂ ਵ _ਦਿਸਦੀਆਂ ਸਨ...ਤੇ ਸਾਇਦ ਪੱਤੇ ਵੀ । 
ਪਰ ਫੇਰ ਵੀ ਅੱਖਾਂ ਬੱਤੀਆਂ ਥੱ2)ਆਂ ਲਗਦੀਮਾਂ ਸਨ । ਰਾਤ ਚੰਗੀ ਤਰ੍ਹਾਂ ਨੈਂਦ ਨਹੀ ਸੀ ਆਈ । 
ਪਰ ਨੀਂਦ ਆਈ ਕਿਤੇ“ ਨਟੀ' ? ਟਿਉਜ਼ਨਾਂ ਵਾਲੋ ਮੁੰਡਿਆਂ ਨੂੰ ਤਾਂ ਚਾਰ ਪੰਜ ਦਿਨ ਹਟਿਆਂ 
ਹੋ ਗਏ ਸਨ । ਉਦੋ” ਤਾਂ, ਸਿਆਲ-ਸਿਮਾਲ ਉਣੀ'ਦਰੇ ਨਾਲ ਕਈ ਵਾਰ ਅੱਖਾਂ ਵਿਚ ਨੜਕ ਵੀ 
ਪੈਣ ਲਗ ਪੈ'ਦੀ ਸੀ । ਰਾਤ ਨੂੰ ਗਿਆਰਾਂ ਵਜੇ ਤਕ ਪੜ੍ਹਾਉਣਾ, ਸਵੇਰੇ ਚਾਰ ਵਜੇ ਉਠ ਕੇ 
ਫੇਰ ਪੜ੍ਹਾਉਣਾ, ਬੈਦਾ ਕੋਈ ਲਹੇ ਦਾ ਬਣਿਆ ਹੋਇਐ ? ਕੀਹਨੇ ਕਿਹਾ ਸੀ ਬਈ ਏਨ ਮਿਹਨਤ 
ਕਰੋ ? ਆਖਿਆ ਤਾਂ ਕਿਸੇ ਨੇ ਨਹੀਂ, ਪਰ..., ਪਰ ਭਰਨੀ ਪੈਦੀ ਐ, ਕੀ ਕਰੇ ਆਦਮੀ ! 
ਲਾਲਚ ਨਾ ਕਰੇ । ਕਿਸੇ ਦੇ ਲਿਖੇ ਦੇਣੇ ਐ' ? ...ਉਹ ਤਾਂ ਠੀਕ ਐ ਪਰ.., 


ਉਤਾਂਹ ਸਿਰ ਚੁਕ ਕ ਵੇਖਿਆ, ਉਹ ਟਿੱਬੇ ਵਾਲੀ ਬੇਰੀ ਲੰਘ ਆਇਆ ਸੀ । ਵਾਪਸ 
ਮੁੜ ਪਿਆ । ਲੰਮੇ ਲੰਮੇ ਸਾਹ ਲਏ । ਲੱਤਾ-ਬਾਹਾਂ ਦੀ ਕਸਰਤ ਕੀਤੀ ਤੇ ਜਦੋ" ਫੇਰ ਤੁਰਿਆ 
ਤਾਂ ਔਗ ਚੁਸਤ ਹੋਣ ਦੀ ਥਾਂ ਸਗੋ' ਹੋਰ ਸਿਥਲ ਹੋ ਗਏ । ਦਿਰ ਝੂਕਦਾ, ਝੁਕਦਾ, ਨਿਗਾਹ, ਗੂਰੇ 
ਤਾਲੇ ਜਿਹੇ ਹੋਏ ਬੂਟਾਂ ਉਤੇ ਆ ਟਿਕੀ ਤੇ ਹੱਥ ਇਉ” ਪਿਠ ਪਿਛੇ ਜਾਂਦੇ ਰਹੇ ਜਿਵੇ" ਕਿਸੇ ਮੁਸ਼ਕਾਂ 


26 ਸਿਰਜਣਾ 


ਡੱਡੂ 


ਦੇ ਲਈਆਂ ਹੋਣ । ਪਿਠ ਸੱਤਰ ਸਾਲ ਦੇ ਬੁਢਿਆਂ ਵਾਂਗ ਕ੍ਰੱਥੀ ਹੋਈ ਜਾਪੀ। 


ਦਰਖਾਸਤ ਤਾਂ ਅਗਲੇ ਮਹੀਨੇ ਦੀ ਨੌ ਤਰੀਕ ਤਕ ਭੇਜਣੀ ਸੀ ਨਾਂ ? ਪਰ ਨੌ 
ਤਰੀਕ ਤਾਂ ਬਿਸ਼ਗਨੀ ਨਹੀਂ ਹੁੰਦੀ ? ਹੁੰਦੀ ਐ । ਦਿਨ ਵੀ ਮੋਗਲਵਾਰ । ਕੁਲਹਿਣਾ, ਚੰਦਰਾ ! 
ਪਰ ਅੱਜ ਕਲ ਕੌਣ ਇਹ ਗੱਲਾਂ ਸੋਚਦੈ । ਇਹ ਸਭ ਪੁਰਾਣੇ ਜ਼ਮਾਨਿਅ' ਦੇ ਵਹਿਮ ਨੇ । ਵਹਿਮ ਤਾਂ 
ਠੀਕ ਨੇ, ਪਰ ਜਦੋ ਇਹ ਗੱਲਾਂ ਬਣੀਆਂ ਤਾਂ ਖਬਰੇ ਲੋਕਾਂ ਨੇ ਕਿਹੜੇ ਪੱਕੇ ਤਜਰ'ਬਆਂ ਤੇ ਨਸਲ 
ਦਰ ਨਸਲ ਦੇ ਅਨੁਭਵ ਨਾਲ ਕਢੇ ਸਿਟਿਆਂ ਦੇ ਅਧਾਰ 'ਤੇ ਬਣਾਦੀਆਂ ਸਨ ? ਚੱਲ ਫੇਰ ਹੋਊ 
--ਹੁਣ ਇਹ ਤਰੀਕ ਆਪੇ ਥੋੜੇ ਮਿਥੀ ਐਂ । 

--ਆਖਰ ਇਹੋ ਤਰੀਕ ਉਹਨਾਂ ਕਿਉ” ਰੱਖੀ ? ਹੋਰ ਕੋਈ ਦਿਨ ਨਹੀਂ ਆਇਆ 2 
ਦਸ, ਗਿਆਰਾਂ, ਸੱਤ, ਅੱਠ ਕੋਈ ਵੀ ਰੱਖੀ ਜਾ ਸਕਦੀ ਸੀ । ਪਰ ਇਸ ਵਹਿਮ ਕਰਨ ਦਾ ਕੋਈ 
ਲਾਭ ? ਲਾਭ ਤਾਂ ਖੈਰ ਕੀ, ਪਰ ਕਈ ਵਾਟ ਇਹ ਸੱਚ ਹੋ ਜਾਂਦੈ । ਪਤਾ ਨਹੀਂ, ਜਦੋ” 
ਬੀ. ਏ. ਦਾ ਦਾਖਲਾ ਭਰਿਆ ਸੀ ਤਾਂ ਇਹੋ ਜਿਹੀ ਈ ਕੁਲਹਿਣੀ ਤਰੀਕ ਸੀ ? ਤੇ ਜਿਦੇ' 
ਪਹਿਲਾ ਪਰਚਾ ਦੇਣਾ ਸੀ ਓਦੇ” ਈ ਮਾਂ ਹੱਥਾਂ ਵਿਚ ਆ ਗਈ ਸੀ £ ਇਹ ਭਲਾ ਕਿਉ” ਹੋਇਆ £ 
ਇਹ ਕੋਈ ਦਲੀਲ ਨਹੀ” । ਕਦੀ ਅਚਾਨਕ ਕੋਈ ਘਟਨਾ ਵਾਪਰ ਜਾਏ ਤਾ ਇਹਨੂੰ --ਬਈ ਨਹੀ” 
ਜਦ ਫੇਰ ਐਮ. ਏ. ਦਾ ਦਾਖਲਾ ਭਰਿਆ ਤਾਂ ਉਦੋਂ ਵੀ ਪਤਾ ਨਹੀ” ਕਿਹੜੀ ਕੁਸਗਣੀ 
ਗੱਲ ਹੋਈ ਕਿ ਐਨ ਇਮਤਿਹਾਨ ਵਾਲੇ ਦਿਨ ਅੰਗੂਠੇ ਤੇ ਚਾਕੂ ਵਜਿਆ ਸੀ-ਸ਼ਕਰ ਸੀ 
ਕਿ ਐਗੂਠਾ ਖੱਬੋ ਹੱਥ ਦਾ ਸੀ--ਪਰ ਜੇ ਸੱਜੇ ਦਾ ਹੁੰਦਾ ?--ਗੱਲ ਤਾਂ ਆਖਰ ਕੋਈ ਨਾਂ ਕੌਂਈ ਹੈ 
ਈ ਨਾ । 

ਦਰਖਾਸਤ ਤਾਂ ਦਿਤੀ ਜਾਏਗੀ-ਤਰੀਕ ਤੋਂ“ ਪਹਿਲਾਂ ਭੇਜੀ ਜਾ ਸਕਦੀ ਐਂ! ਪਰ 
ਜਿਦੇ' ਇੰਟਰਵੀਉ ਆਈ...ਓਦੇ” ਤੇ ਏੜ) ਸਖਤ ਗਰਮੀ ਦੀ ਰੁੱਤ ਹੋਣ ਐ' । ਪਤਨੀ ਨੂੰ 
ਗ਼ਰਮੀ ਦੇ ਮਹੀਨੇ ਰੌਜ਼ ਫਿੱਟ ਪੈ ਜਾਂਦੇ ਐ । ਤਿੰਨ ਵਜੂ ਹੋ ਗਏ ਕਕਸੇ ਡਾਕਟਰ ਕੋਲੋਂ ਇਸ ਚੰਦਰੀ 
ਬਿਮਾਰੀ ਦਾ ਇਲਾਜ ਨਹੀ ਹੋਇਆ । ਦੱਸੋ ਬੈਦਾ ਕੀ ਕਰੇ ਭਲਾ ? ਜਦੋ ਕੋਈ ਇਲਾਜ ਈ ਨਹੀ 
ਕਈ ਵਾਂਰੀ ਤਾਂ ਲੰਮਿਆਂ ਸਾਹਾਂ ਉਤੇ ਆ ਜਾਂਦੀ ਐ । ਤੇ ਉਦੋ" ਗਹਮੀ ਦੀ ਰੁੱਤ ਹੋਏਗੀ । ਉਸੇ 
ਦਿਨ ਵੀ ਜ਼ਰੂਰ ਫਿੱਟ ਪੈਂ ਸਕਦੀ ਐ । ਜਾਪਦੈ ਪਏਗੀ ਵੀ ਤੇ ਫਿੱਟ ਪਈ ਤਾਂ ਗੈਤੀਰ ਹਾਲਤ ਵੀ ਹੋ 
ਜਾਣੀ ਐ......ਫੇਰ ਬੈਂਦਾ ਕਿਵੇ' ਇੰਜ ਛੱਡਕੇ ਇੰਟਰਵੀਊ 'ਤੇ ਜਾ ਸਕਦੈ ? ਚਲੋ ਹੌਰ ਸੌ 
ਪਤਬੈਧ ਹੋ ਜਏਗਾ...ਪਰ _ਪਤਬੇਧ ਤੀ ਹੋ ਜਾਏਗਾ, ਜਦੋ” ਮੁਹੱਲੇ ਵਿਤ ਵਜਦੇ ਈ ਸਾਰੇ 
ਚੌਦਰੇ ਲੰਕ ਨੇ ? ਮਰੇ ਪਏ ਗੁਆਢੀ ਦੇ ਮੂੰ ਹ ਵਿਚ ਤਾਂ ਕੋਈ ਪਾਣੀ ਨਹੀ ਪਾਉ'ਦਾ ਆ ਕੇ । 
ਰਝ ਨਹੀ' ਹੋ ਸਕਦਾ ।...... ਬਿਲਕੁਲ ਫੁਝ ਨਹੀ ਹੋ ਸਕਦਾ 1...ਜਾ/ਏਆ _ਈ ਨਹੀ” 
ਜਾਣਾ ਇੰਟਰਵੀਉ ਤੇ । ਇਹ ਸਹਕਦਿਆਂ ਨੂੰ ਆਇਆ ਮੌਕਾ ਵੀ ਹਥੋਂ ਖੰਝ ਜਾਣਾ ਹੈ...ਵੇਖ 
ਲੈਣਾ, ਜ਼ਰੂਤ ਖੁੰਝ ਜਣੇ--ਹੋ ਨਹੀ ਸਕਦਾ ਕਿ ਇਹ ਨਾ ਖ੍ਰੰਝ... 


ਦਾ 


ਕੇ ਹਾਂ ਹਾਂ ਭਗਾਂ ਦੀ ਗੱਲ ਐਂ ਦੇ ਮਹੀਨੇ ਤੇ......ਨੌ ਦਿਨਾਂ ਨੂੰ ਮੇਤੀ ਉਮਰ 


ਧੋਤੀ ਸਾਤ ਦੀ ਹੋ ਜਾਣੀ ਐੱ'...ਤੇ ਪੈੱਤੀ ਸਾਲ ੩“ ਉਤੇ ਦਾ ਕੋਈ ਕੋਈ ਬੈਦਾ ਕਾਲਜ ਵਿਚ 
ਅਧਿਆਪਕ ਕੰਮ ਤੇ ਲਗ ਜਕਦਾ -ਹੋਰ ਕੀ ! ਭੇਰ ਇਹੋ _ਸਕੂਝ ਦਾ ਸਾਰੀ ਉਮਰ ਦਾ ਕੌਹਲ੍ਹ- 


(ਸਫਜਣਾ ਰ੍ 37 


ਇਿ ਇਸ 


ਗੋੜ । ਟੀਉਸ਼ਨਾਂ, ਜਗਰਾਤੇ, ਇਮਤਹਾਨ,...ਤੇ.. --ਆਹੇਂ ਸਾਟੀ ਮਿਹਨਤ ਕੀਤੀ ਰਾਇਗਾਂ ਜਾਣੀ 
ਐੱ। ਸਕੂਲ ਵਾਲਿਆਂ ਨੂੰ ਕੀ, ਤਰਸੀ ਭਾਵੇ” ਡਕਲ ਐਮ. ਏ. ਰੋਵੇ ? ਉਹਨਾਂ ਆਪਣਾ ਪੜਤਾ 
ਵੇਖਣੇ ਦੁਕਾਨਦਾਰੀ ਚਲਾਣੀ ਐ, ਜਿਹੜਾ ਸਸਤੇ ਭਾ ਬਹੁਤਾ ਕੰਮ ਦੇਵੇ ਓਹੋ ਉਹਨਾਂ ਦੇ ਕੌਮ 
ਦਾ ਬੈਦਾ ਹੋਇਆ, ਐਮ. ਏ. ਸ਼ੈਮੇ ਏ, ਨੂੰ ਉਹਨਾਂ ਚਟਣੈ $--ਹਾਂ ਸਿੱਧੀ ਸੌਦੇ ਬਾਜ਼ੀ । ਹਰ 
ਬੈਦਾ ਕਰਦੈ । ਦੱਸੋ ਕੌਣ ਨਹ“ ਕਰਦਾ ? ਚਾਣਢਕ ਧਰਤੀ ਕੇਬਣ ਲਗ ੫ਈ, ਜਿਵੇ” ਭੁਚਾਲ 
ਆਇਆ ਹੌਵੇ । ਠਠੰਬਰ ਕੇ ਸਹਿਮੀਆਂ ਅੱਖਾਂ ਨਾਲ ਉਤਾਂਹ ਵੇਖਿਆ, ਸਾਟਮਣੇ ਪਲ ਉਂਤੋ“ ਦੀ 
ਗੱਡੀ ਲੰਘ ਰਹੀ ਸੀ: ਮਸਾਂ ਦਸ ਗਜ ਦੀ ਵਿਬ ਨਹਿ ਜਈ ਸੰ ਦਸ ਰਜ਼ ਦਾ ਫਾਸਲਾ _ 
ਪੰਦਰਾਂ ਸਕਿੰਟਾਂ ਵਿਚ ਮੁੱਕ ਜਾਣਾ ਸੀ, ਤੇ...ਇਸ ਨਾਲ ਸਰੋਂ ਕੁਝ ਮੁੱਕ ਸਰਦਾ ਸੀ “...ਜੀਵਨ 
ਤੇ ਮੌਤ ਵਿਚ ਬਸ.._ਵਾਲ ਜਿੰਨ) ਵਿੱਥ ਰਹਿ ਜਾਂਦੀ ਹੈ ।” ਨਕ ਕਿਹਾ ਹੈ ਠਵੀ ਨੇ ॥ ਹਣ 
ਵੇਖੋ ਕਾਗਾਂ ਦੀ ਗੱਲ ਹੀ ਹੈ ਨਾ ? ਤੇ ਇਸ ਸੋਚ ਦੇ ਨਾਲ ਈ ਉਹਦਾ ਸਾਰਾ ਸੜ ਥਰ ਥਰ ਕੰਬਣ 
ਲਗ ਪਿਆ । 


ਘਰ ਅਪੜਣ ਤਾਈ” ਅੱਖਾਂ ਦੀ ਟੜਕ ਹੌਰ ਵਧ ਗਈ । ਮੁੜ ਮੜ ਸੋਚਣ 
ਦਾ ਯੜਨ ਕੀਤਾ ਕਿ ਪਿਛਲ।ਆਂ ਚਾਰ-ਪੰਜ ਫਾਤਾਂ ਵੀ ਨੀਂਦ ਠਿਉ“ ਨਹੀ” ਆਈ ? ਵਿਹਲ 
ਸੀ, ਸੁਵੇਰੇ ਵੀ ਲਵੇਲੇ ਉਠਿਆ ਜਾ ਸਰਦਾ ਸੀ, ਰਾਤ ਨੂੰ ਸਵਖਤੇ ਸੈਵਿਆ ਵੀ ਜਾ ਸਕਦਾ 
ਸੀ । ਚਲੋ ਇਹ ਤਾਂ ਛਡੋ, ਪਰ ਤਾਤ ਵੀ ਰੱਜਵੀ' ਨੀਂਦ ਟਿਉ' ਨਹੀ ਆਈ _£--ਕਲੂ 
ਵਰਗ' ਖਸ਼ੀ ਦਾ ਦਿਨ ਤਾਂ ਪਿਛਲੇ ਪੰਜਾਂ ਵਰਿਆਂ ਵਿਚ ਕੋਈ ਵੀ ਨਹੀ ਸੀ ਆਵਿਆ । ਚੰਦਰਾ 
(ਲੂਣ-ਤੇਲ ਦੀ ਹੱਟੀ ਵਕਗਾ) ਗੈਰ-ਸਰਤਾਰੀ ਸਕੂਲ ਛੱਡ ਕੇ, ਸਰਕਾਰੀ ਕਾਲਜ ਦੇ 'ਬਹਿਸ਼ਤ” 
ਵਿਚ ਜਾਣ ਦੀਆਂ ਆਸਾਂ ਨਾਲ ਭਰਿਆ-ਭਕੰਨਾ, ਖਿੜਿਆ-ਪੁੜਿਆ ਦਿਨ !...... ਹੋਰ 
ਏਦਾ ਵਧ ਖੁਸ਼ੀ ਵਾਲਾ ਦਿਨ ਵੀ ਠਦੇ ਆ ਸਕਦਾ ਸੀ ? ਸਾਰੀ ਦਿਹ ਗਾਲੀ ਦਾ ਮਿਹਨਤਾਨਾ 
ਮਿਲਣ ਦੀ ਆਸ, ਜਿਵੇ, “ਸਾਰੀ ਉਮਰ ਪਿਛੋ“ ਠਲੂ ਹੀ ਬੱਤੀ £1। ਪਰ ਏਨੇ ਸੁਭਾਗੇ ਦਿਨ 
ਵੀ ਆਖਰ ਨੀਦ ਕਿਉ” ਨਹੀ ਆਈ ? .. ਝੜੀ ਅਜੀਬ ਗੱਲ ਹੈ...ਖੈਰ ਖੁਸ਼ੀ ਵਿਚ ਨਹੀ” ਵੀ 
ਆਉ”ਦੀ, ਪਰ ਫੇਰ ਹੌਰ ਕਦੋ“ ਆਉਦੀ ਏ 2... 


ਰਾਤ, ਸਾਰੀ ਰਾਤ ਉਸਲ ਵੱਟੇ ਲੈਂਦਿਆਂ ਲੰਘਾ ਛਡਿਆ ਕਰੋਂ ਤੇ ਏਸ ਵੇਲੇ ਤੁਸੀ” 

ਜ਼ਰੂਰ ਘੁਜਾੜੇ ਮਾਰ ਕੇ ਸੰਵ'ਗੇ !” ਪਤਨ) ਮੌਜੇ ਦੇ ਕੋਲ % ਕੇ ਰਤਾ ਵਿਅੰਗ ਨਾਲ 

ਮੁਸਕਰਾਂਦਿਆਂ ਬੋਲੀ । ਉਹ ਨਾਲ ਦੀ ਨਾਲ਼ ਘਬਰਾ ਕੇ ਉਨ ਬੌਠਾ । ਦਿਲ ਤੇਜ਼ ਤੇਜ਼ ੜਕਣ 
ਲੱਗ ਪਿਆ ਸੀ ਜਿਵੇ“ ਚੋਟ ਕਰਦ ਉਤ" ੬੬੬ ਗਿਆ ਹੋਵੇ । 

ਨਹਾਣ ਲਈ ਰੱਖੋ ਪਾਣੀ ਦ' ਸਨੇਹਾ ਦੇ ਕੇ ਉਹ ਤਾਂ ਮੁੜ ਜਈ ਪੁਰ ਨਾਲ ਉਢੋ' ਈ 

ਰੌਲਾ ਰੱਪਾ ਪਾਂਦੀਆਂ ਦਏ ਕੜੀਆਂ ਲਾ ਆ ਵੜੀਮ' । ਮਗਰੇ '1ਨਕੇ ਮਾਸਟਰ ਜੀ” ਅੱਖਾਂ 

ਮਲਦੇ ਅੰਦਰ ਆ ਵੜੇ । ਉਹਦੇ ਮੰਜੇ ਦੀ ਬਾਹੀ ਉਤੇ ਸਿਰ ਧਰ ਕੇ ਅੱਖਾ ਵਿਚ ਅੱਖਾਂ ਪਾ ਕੇ 


ਮੁਸਕਰਾਣ ਦੀ ਥਾਂ ਜਿਵੇ ਘੂਰਨ ਲਗ ਪਏ । ਉਹ ਵੀ ਔਕਾਂਮਾਂ ਅੱਖਾਂ ਮੁੰਡੇ ਨਾਲ ਮਿਲਾ ਕੇ 
ਸੁੰਨਿਆਂ ਵਾਂਗ ਝਾਕਣ ਲਗ ਪਿਆ । 


ਤੇ ਫੇਰ ਚਾਣਚਕ ਉਹਨੂੰ ਇਉ” ਲਾੰਗਿਆ ਕਿ ਮੁੰਡਾ ਕੱਚੀ ਨਦ ਉਠ ਕੇ ਆਇਆ ਸੀ, 


28 ਜਿਰਜਣਾ 


ਅਲ. -- “ਵੇ ਰ੍‌ < 
ਰੋਈੀਆਂ ਹੋਈਆਂ ਸਨ...ਤੇ ਇਹ ਸਾਰੀ ਉਮਰ ਇੰਝ ਦੀ ਰਹਿਣਗੀਆਂ... 
ਪੜ੍ ਗਾ, ਫੇਰ ਪੜ੍ਹਾਣ ਲਗ ਪਏਗਾ-- ਸਵੇ'ਗਾ ਕਿਹੜੇ ਵੇਲੇ ? ...ਨਹੀ' ਸੌ" ਨ 
“! ਕਮਾਲ ਐ ।...ਪਿਤਾ ਜੀ ਦੀਆਂ ਅੱਖਾਂ ਵਿਚ ਵੀ ਇਹੋ ਨੀ ਹੁੰਦੀ ਸੀ । ਮਰਨ 
ਰੋਏ ਸ਼੍ਹੋ ਸਹੇ ਸਨ...ਨਾ, ਨ' ਇਹ ਕੋਈ ਵਹਿਮ ਵਾਲੀ ਗੱਲ ਨਹੀਂ, ਅਜਿਹੀ ਗੱਲ 


ਨਾ ਕੋਈ ਵਹਿਮ ਹੋ ਸਕਦੇ ਬੋਢੇ ਨੂੰ 2... 


__ਉਜ ਨੇ ਐਨਕ ਲਾਹ ਕੇ ਸਨਾਹਣੇ ਧਰ ਦਿਤੀ ਤੇ ਖੱਬੀ ਅੱਖ ਹਥੇਲੀ ਨਾਲ ਮਸਲਦਿਆਂ 
ਵਲ ਝਾਕ ਕੇ ਮਸਕਰਾਣ ਦਾ ਯਤਨ ਕੀਤਾ । ਪਰ ਅੱਗੌਂ` ਮੂੰ ਡੇ ਨੇ ਮੁੰਹ ਉ'ਜ ਈ ਅਟੁੱਨ 
` ਬਣਾਈ ਰਖਿਆ, ਤੇ ਇਉ” ਘੁਤ ਘੂਰ ਝਾਕਦੇ ਦੀਆਂ ਉਹਦੀਆਂ ਅੱਖਾਂ, ਹੋਰ ਵੀ' 
ਰੀਆਂ ਲਗਣ ਲਗ ਪਈਆਂ । ਉਹ ਐਨਕ ਲਾ ਕੇ ਛੇਤੀ ਦੇਣੇ ਉਠ ੪ੜੋਤ' ਤੋ ਗੁਸਲਖਾਨੇ 
ਆ ਗਿਆ । ਪਰ ਮੁੰਡੇ ਦੀਆਂ 'ਘੂਟਦੀਆ!', ਉਣੀਦੀਆਂ ਅੱਖਾਂ ਨਾਲ ਜਿਹੜਾ ਸਹਿਮ 
ਚ ਮੁੜ ਜਾਗ ਪਿਆਂ ਸੀ ਉਹਦੇ ਠਫਕੇ ਅੱਖਾਂ ਦੀ ਠੜਕ ਹੋਰ ਵਧ ਰਈ ਦਗਦੀ ਸੀ ॥ 


ਗੁਰਦਿਆਲ ਸਿਘ 
ਦੀਆਂ ਰਚਨਾਵਾਂ 
ਨਾਵਲ : ਮੜੀ ਦਾ ਦੀਵਾ 
ਅਣ ਹੋਏ 
ਕਹਾਣੀ ਸੰਗ੍੍‌ਹ : ਓਪਰਾ ਘੂਰ 


29% 


ਬੂਟਾ ਸਿੰਘ 


ਸ਼ਹਿਨਾਈ ਬੋਦ ਕਰੋ 


''ਮੈ' ਤੈਨੂੰ ਕਹਿੰਦੀ ਹਾਂ, ਜਦ ਤਕ ਤੂੰ ਦੇਵੀ ਮਾਤਾ ਦੇ ਅਸਥਾਨ ਤੇ ਜਾ ਕੇ ਭੁੱਲ ਨਹੀ 
'ਬਖਸ਼ਾਉ”ਦਾ, ਤਦ ਤੱਕ ਤੇਰੇ ਬੱਚੇ ਬਚ ਨਹੀ” ਸਕਦੇ । ਆਖਰ ਇਹ ਧਰਤੀ ਕਿਸੇ ਗੱ- ਉਤੇ 
'ਖਲੌਤੀ ਹੈ । ਜਿਉ` ਜਿਉ" ਤੁਸੀ ਲੋਕੀ ਧਰਮ ਕਰਮ ਛੱਡਦੇ ਜਾਂਦੇ ਰੋ ਬੀਮਾਰੀਆਂ ਵਧਦੀਆਂ 
ਜਾਂਦੀਆਂ ਨੇ । ਕਦੇ ਇਨ੍ਹਾਂ ਬਲੱਡ ਪ੍ਰੰਸ਼ਰਾਂ ਔਤਰਿਆਂ ਦੇ ਨਾਂ ਨਹੀ ਸਨ ਸੁਣੇ ਤੇ ਨਾ ਹੀ ਕਦੇ 
'ਕਿਸੇ ਵਿਚ ਖੂਨ ਦੀ ਕਮੀ ਦੀਆਂ ਗੱਲਾਂ ਸੁਣਾਆਂ ਸਨ । ਲੌਕੀ ਮੋਟਾ ਖਾਂਦੇ ਤੇ ਮੋਟਾ ਪਾਢੇ ਸਨ। 
ਧਰਮ ਕਰਮ ਵਿਚ ਪੂਰੇ ਸਨ । ਹੁਣ ਤੇ ਬੁਕਲ ਵਿਚ ਹੀ ਅੱਖਾ ਮਲਦਿਆਂ ਨੂੰ ਚਾਹ ਚਾਹੀਦੀ ਏ । 
ਫਿਰ ਬੀਮਾਰੀਆਂ ਨਾ ਲਗਣ ਤਾਂ ਹੋਰ ਕੀ ਹੋਵੇ...... । 

“ਮਾਂ ਤੂੰ ਐਵੇ" ਗੱਲਾਂ ਕਰੀ ਜਾਂਦੀ ਏ' । ਡਾਕਟਰ ਕਹਿੰਦੇ ਹਨ ਕਿ ਰਮਾਂ ਦੇ ਖੂਨ 
ਵਿਚ ਖਰਾਂਬੀ ਹੈ, ਇਸ ਲਈ ਬੱਚੇ ਜੀਊਦੇ ਨਹੀਂ" ਰਹਿੰਦੇ । ਤੇ ਪੈਢਾਇਸ਼ ਉਤੇ ਹੀ ਮਰ ਜਾਂਦੇ 
ਹਨ । ਹੁਣ ਪੂਨੀ ਤਰ੍ਹਾਂ ਉਸ ਦਾ ਇਲ/ਜ ਹੋ ਰਿਹਾ ਹੈ । ਆਖਰ ਬਚਪਨ ਦੀ ਵਿਗੜੀ ਬ/ਮਾਰੀ 
'ਇਕ ਦਿਨ ਵਿਚ ਕਿਵੇ' ਜਾ ਸਕਦੀ ਹੈ'', ਮਨਮੋਹਨ ਨੇ ਆਪਣੀ ਮਾ ਨੂੰ ਸਮਝਾਂਦਿਆਂ ਕਿਹਾ । 

“ਜੋ ਤੈਨੂੰ ਪਤਾ ਸੀ ਕਿ ਰਮਾਂ ਬੀਮਾਰੀ ਵਾਲੀ ਕੁੜੀ ਹੈ ਫਿਰ ਤ੍ਰਂ ਉਸ ਨਾਲ ਵਿਆਹ 
ਤਿਉ” ਕਜਇਆ । ਸਾਡਾ ਘਰ ਕੋਈ ਹਸਪਤਾਲ ਸੀ ਜਿਬ_ਉਜ ਨੂੰ ਲੈ ਆਫਿਆ ਹੈ' । ਜਿਸ 
ਦਿਨ ਦੀ ਆਈ ਏ, ਹੱਥ ਵਿਚੋ` ਸ਼ੀਸ਼ੀਆਂ ਨਹੀ` ਛੁਟੀਆਂ ।'' 

''ਮਾਂ ਤੂੰ ਐਵੇ ਪੁਰਾਣੀਆਂ ਕਥਾਵਾਂ ਛੋਹ ਬੈਠਦੀ ਏ'। ਹੁਣ ਤਾਂ ਭਲਾ ਮੈ“ ਉਸ ਨੂੰ 
ਆਪਣੀ ਮਰਜ਼ੀ ਨਾਲ ਲੈ ਕੇ ਆਦਿਆ ਹਾਂ, ਤੇਰੀ ਸਹੇੜੀ ਨੂੰ ਬੀਮਾਰੀ ਨਹੀ” ਸੀ ਲਗ ਸਕਦੀ ,”” 


''ਵੇ ਅਸੀਂ ਤੇਰੇ ਵੱਡੇ ਵਡੇਰੇ ਹਾਂ । ਇਹ ਠੀੜ ਹੈ ਤੂੰ ਚ ਰ ਅੱਖਰ ਬਹੁਤੇ ਪੜ੍ਹ ਗਿਆ 


'ਏ', ਪਰ ਅਜਾਂ ਧੁੱਪੇ ਧੋਲੇ ਨਹੀ“ ਕੀਤੇ । ਅੱਗੇ ਲੱਕਾਂ ਨੂੰ ਬੀਮਾਰੀਆਂ ਨਹੀ" ਸਨ ਲਗਦੀਆਂ । 
ਲੋਕੀ ਸੁਖਣਾ ਸੁਖਦੇ, ਮੋਨਤਾਂ ਮੈਨਦੇ, ਤਾਂ ਬੀਮਾਰੀਆਂ ਆਪਣੇ ਆਪ ਰੀ ਨਮ ਜਾਂਦੀਆਂ । 
ਹੁਣ ਤਜੀ' ਲੰਕ ਤਾਂ ਭਜੇ ਫਿਰਦੇ ਹੋ ਡਾਕਟਰ' ਪਿਛੇ, ਜਿਵੇ !ਹ ਦੇਵੀ ਦਵ/ਤਆਂ ਨਾਲੋ 
ਵੱਡੇ ਹੌਣ । ਤੁਸੀ" ਲੋਕ ਡਾਕਟਰਾਂ ਦੇ ਘਰ ਤਾਂ ਭਰ ਸਕਦੇ ਹੋਂ, ਪਰ ਕਿਸੇ ਮੈਦਰ 
ਮਸੀਤੇ ਆਨੇ ਦਾ ਤੋਲ ਨਹੀਂ ਪਾ ਸਕਦੇ । ......... ਤੇਰੀ ਚਾਚੀ ਪਾਰਬਤੀ ਦਾ 
ਵੀ ਟਿਹ ਹਾਲ ਸੀ ਤੇ ਜਦ ਤੋ ਉਹ ਦੇਵੀ ਦੇ ਅਸਥਾਨ ਉਤੇ ਜਾਣ ਲਗੀ ਹੈ, ਸੁਖ ਨਾਲ ਚਾਰ 
ਮੁੰਡੇ ਤੇ ਚਾਰ ਕੁੜੀਆਂ ਹੋਈਆਂ, ਵਿਚੋ ਇਕ ਨਹੀ” ਭੁਰਿਆ,, ਤੂੰ ਜਾ ਕੇ ਉਸ ਤੋ ਇਤ ਵਾਰੀ 


-80 ਸਿਰਜਣਾ 


12 


ਪੁਛ ਤਾਂ ਸਹੀ । ਦੇਵੀ ਮਾਤਾ ਜ਼ਾਹਰੀ ਕਲਾ ਵਾਲੀ ਹੈ... . 
“ਛੱਡ ਮਾਂ ਤੂੰ ਇਨ੍ਹਾਂ ਗੱਲਾਂ ਨੂੰ, ਮੈਂ ਸਭ ਠਝੁ ਜਾਣਦਾ ਹਾਂ ।” 


[ਪੰ 


“ਤ੍ਰਂ ਅੱਗ ਜਾਣਦਾ ਹੈ” । ਤੁਸੀ ਹੋ ਲਾਈ ਲੱਗ । ਨਾ ਕਿਸੇ ਨੂੰ ਗੁਰੂ ਦਾ ਡਰ ਨਾਂ 
ਕਿਸੇ ਪੀਰ ਫਕੀਰ ਦਾ । ਮੋਰੀ ਸੱਤ ਗੁਗਾਂ ਪਾਉਂਦੀ, ਜੌਤਾਂ ਜਗਾਤੇ“ਦੀ ਸਖੀ ਸਰਵਰ ਦੇ ਭੌਡਾਰੇ 
ਵਿਚ ਰਸਤ ਦੇ'ਦੀ. ਤਾਂ ਘਰ ਵਿਚ ਲਹਿਰਾਂ ਬਹਿਰਾਂ ਰਹਿੰਦੀਆਂ ਸਨ ।...... ਤੇਰਾ ਦਾਦਾ 
ਆਖਦਾ ਹ੍ਰੈਦਾ ਲੀ “ਕੁੜੀਏ, ਆਪਣੀ ਸੱਸ ਕੋਲੋ“ ਸਾਰੀਆਂ ਗੱਲਾਂ ਸਿਖ ਲੌ, _ਅਸੀ' ਗ੍ਰਹਿਸਤੀ 
ਲੌਕ ਹਾਂ, ਸਾਡੇ ਕੋਲੋਂ ਕਈ ਪਾਪ ਹੋ ਜਾਂਦੇ ਹਨ, ਤੇ ਪਤਾ ਨਹੀਂ ਕਿਹੜੇ ਦੇਵੀ ਦੇਵਤੇ ਦੀ 
ਸ਼ਕਤੀ ਨਾਲ ਅਜਾਂ ਪਾਰ ਲੰਘਣਾ ਹੈ । ਸਾਨੂੰ ਤਾਂ ਸਾਰਿਆਂ ਦੀ ਲੋੜ ਹੈ, ਮਾੜੀ ਜਿਹੀ ਗੱਲ 
ਵਾਸਤੇ ਕਿਸੇ ਦੇਵੀ ਦੇਵਤੇ ਨੂੰ ਨਰਾਜ਼ ਕਰ ਲਈਏ ।' ਤੇਤਾ ਦਾਦਾ ਆਖੀਰਲੇ ਦਮ ਤਕ ਮੰਗਲਵਾਰ 
ਸਨੀਚਰਵਾਰ ਤੇਲ ਚੜ੍ਹਾਂਦਾ ਆਇਆ । ਪਰ ਜਿਸ ਦਿਨ ਦਾ ਤ੍ਰੰ ਉਚਾ ਹੋਇਆ ਹੈ', ਸਾਡੀਆਂ 
ਸਭ ਰੀਤਾਂ ਛੁਡਾ ਦਿਤੀਆਂ ਨੇ, ਦੱਸ ਫਿਰ ਅਸੀਂ ਤੰਗ ਕਿਉ” ਨਾ ਹੋਈਏ । ਦੇਵੀ ਦੇਵਤੇ ਸਭ 
ਨਰਾਜ਼ ਹੋ ਗਏ ਹਨ । ਬੂਹੇ ਉਤੇ ਆ ਕੇ ਸੱਖਣੇ ਮੜ ਜਾਂਦੇ ਨੇ । ਸਾੜੇ ਘਰ ਨੂੰ ਸਟ'ਪ ਲਗਾ ਹੈ । 
ਤਰ ਮੇਰੇ ਆਖੋ ਲਗ ਤੇ ਦੇਵੀ ਮਾਤਾ ਨੂੰ ਰਾਜ਼ੀ ਕਰ, ਵੇਖੀ" ਅਗਲੇ ਵਰ੍ਹ ਚੰਨ ਵਰਗਾ ਬਾਲ ਹੁੰਦਾ 
ਹੈ ਜਾਂ ਨਹੀ ।” 

ਮਨਮੌਹਨ ਨੂੰ ਮਾਂ ਸਾਹਮਣੇ ਕੋਈ ਦਲੀਲ ਨਾ ਔੜਦੀ, ਹਾਲਾਂ ਕਿ ਉਹ ਜਾਣਦਾ ਸ 
ਕਿ ਮਾਂ ਗਲਤ ਹੈ । ਉਸ ਨੂੰ ਕੋਈ ਵਰ੍ਹ ਹੋ ਗਏ ਪਨ ਫਲਸਫਾ ਪੜ੍ਹਦਿਅ । ਉਸ ਨੂੰ ਕਈ ਵਰ੍ਹੇ 
ਹੋਂ ਗਏ ਸਨ ਲੈਕਚਰਰ ਬਣਿਆਂ । ਤੇ ਉਹ ਇਨਾਂ ਮਨੁੱਖੀ ਵਹਿਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ । 
ਪਰ ਰਣ ਤਾਂ ਘਰ ਵਿਚ ਇਕ ਪ੍ਰਾਬਲਮ ਖੜੀ ਹੋਂ ਗਈ ਸੀ । ਰਮਾਂ ਦੀ ਬੀਮਾਰੀ । ਹੋਠ ਉੜੇ 
ਉਸ ਦੇ ਘਤ ਦੋ ਤਿੰਨ ਬੱਚੇ ਹੋਏ ਤੇ ਉਹ ਜੰਮਦਿਆਂ ਹੀ ਮਰ ਗਏ ।...ਵਮਾਂ ਦਾ ਦੁਖ ਉਹ 
ਸਹਾਰ ਨਹੀ” ਸੀ ਸਕਦਾ । ਉਸ ਨੇ ਕਿੰਨੇ ਜਤਨਾਂ ਨਾਲ ਰਮਾਂ ਨਾਲ ਵਿਆਹ ਕਰਾਇਆ ਸੀ । 
ਦੁਨੀਆਂ ਦੀਆਂ ਨਰਾਜ਼ਗੀਆਂ ਝੁੱਲੀਆਂ ਸਨ । ਉਹ ਜਿਸ ਬੇੜੀ ਨੂੰ ਜ਼ੌਰ ਨਾਲ ਧੱਕ ਕੇ ਇਥੋ” 
ਤਕ ਲੈ ਆਇਆ ਸੀ, ਹੁਣ ਉਹ ਅੱਗੇ ਨਹੀ” ਸੀ ਚਲਦੀ । ਸਾਰੇ ਉਸ ਨੂੰ _ਸਰਾਪਿਆ ਸਮਝਦੇ 
ਸਨ । ਤੇ ਉਹ ਇਸ ਸਰਾਪ ਨੂੰ ਵਿਗਿਆਨਕ ਢੈਗ ਨ'ਲ ਲਾਹ ਦੇਣਾ ਚਾਹੁੰਦਾ ਸੀ । ਉਸ ਨੋ ਕਈ 
ਡਾਕਟਰ ਬਦਲੇ, ਕਈ ਡਾਕਟਰਾਂ ਕੋਲੋ' ਮਸ਼ਵਰੇ ਲਏ, ਪਰ ਹਰ ਬੱਚੇ ਦੀ ਪੈਦਾਇਸ਼ ਨਾਲ ਮੌਤ 
ਆ ਜਾਂਦੀ ਤੇ ਰਮਾਂ ਅਗਲੇ ਹਾਲ" ਹੋ ਕੇ ਬਚਦੀ । 


ਉਸ ਦੇ ਕੰਨਾਂ ਵਿਚ ਮਾਂ ਦੀਆਂ ਆਵਾਜ਼ਾਂ ਅਜੇ ਤਕ ਗੂੰਜ ਰਹੀਆਂ ਸਨ । "ਵੇ 
ਧਰਤੀ ਕਿਸੇ ਗੱਲ ਉਤੇ ਖਲੋਤੀ ਹੈ” “ਸਾਡੇ ਘਰੋ” ਦੇਵੀ ਦੇਵਤੇ ਨਰਾਜ਼ ਹੋ ਗਏ ਹਨ ।' ਮਨਮੋਹਨ 
ਸੋਚਦਾ, ਆਖਰ ਕੁਦਰਤ ਵੀ ਕੌਈ ਸ਼ੈ ਹੈ । ਮਾਂ ਦਾ ਹੀ ਆਖਾ ਮੰਨ ਕੇ ਵੇਖ ਲਏ, ਜੋ ਫਾਇਦਾ 
ਨਹੀਂ” ਤਾਂ ਨੁਕਸਾਨ ਵੀ ਤਾਂ ਕੋਈ ਨਹੀ” ਹੋ ਸਕਦਾ । ਉਹ ਦੇਵੀ ਉਤੇ ਹੋ ਆਵੇਗਾ, ਨਾਲੋ ਮੰ 
ਖੁਸ਼ ਹੋ ਜਾਏਗੀ ਤੇ ਘਰ ਵਿਚੋਂ ਰੋਜ਼ ਦਾ ਕਲੋਸ਼ ਮੁੱਕ ਜਾਏਗਾ । ਸ਼ਾਇਦ ਰਮਾਂ ਠੀਕ ਹੋ ਜਏ। 
ਆਦਮੀ ਆਪਣੇ ਲਈ ਤੇ ਆਪਣੇ ਬਚਿਆਂ ਲਈ ਕੀ ਕੁਝ ਨਹੀ” ਕਰਦਾ । ਰਮਾਂ ਨੇ ਉਸ ਲਈ 
ਤਾਂ ਜੀਵਨ ਕੁਰਬਾਨ ਕਰ ਦਿਤਾ ਹੈ । ਉਹ ਜ਼ਰੂਰ ਦੇਵੀ ਦੇ ਅਸਥਾਨ ਤੇ ਜ'ਏਗਾ । ਚਾਹੇ ਉਸ 


ਸਿਰਜਣਾ 8] 


ਨੂੰ ਕੋਈ ਵਿਸ਼ਵਾਸ਼ ਨਹੀ, ਪਰ ਰਮਾ ਨੂੰ ਤਾਂ ਬੱਚਿਆਂ ਦੀ ਲੌੜ ਹੈ । 

ਉਹ ਬਜਪਨ ਤੋ” ਹੀ ਅਗਾਂਹ ਵਧੂ ਰਿਹਾ ਸੀ । ਉਸ ਨੇ ਕਿਸਾਨ ਪਾਰਟੀ ਵਿਚ ਕੈਮ 
ਕੀਤਾ ਸੀ, ਕੀਰਤੀ ਪਾਰਟੀ ਵਿਚ ਹਿੱਸਾ ਲਿਆ ਸੀ । ਉਸ ਨੇ ਕਈ ਹੜਤਾਲਾਂ ਕਰਾਈਆਂ । 
ਦਿਨ ਰਾਤ ਛੁਪ ਛੁਪ ਕੇ ਕੈਮ ਕਰਦਾ ਰਿਹਾਂ । ਉਸ ਨੂੰ ਜ਼ਿੰਦਗੀ ਦਾ ਕਿੰਨ੍ਹਾ ਤਜਰਬਾ ਸੀ, 
ਕਿੰਨਾ ਅਨੁਭਵ ਸੀ । ਪਰ ਰਮਾਂ ਦੀ) ਬੀਮਾਰੀ ਨੇ ਉਸ ਦੀ ਸ਼ਕਤੀ ਦੇ ਬੰਨ੍ਹ ਤੋੜ ਦਿਤੇ ਹਨ । 
ਇਹ ਕਿਵੇ" ਹੋ ਸਕਦਾ ਸੀ ਕਿ ਸੋਭ ਕੁਝ ਜ'ਣਦਿਆਂ ਵੀ ਉਹ ਪੱਥਰਾਂ ਮੋਹਰੇ ਨੱਕ ਰਗੜਦਾ 
ਫਿਰੇ । ਇਹ ਨਹੀ' ਹੋ ਸਕਦਾ । ਰਮਾਂ ਦਾ ਇਲਾਜ ਜਾਰੀ ਹੈ । ਦੋਖੋ ਕੀ ਨਤੀਜਾ ਨਿਕਲਦਾ ਹੈ । 
------ਅਸਾਂ ਹੀ ਇਨ੍ਹਾਂ (ਅਨਪੜ੍ਹ) ਲੋਕਾਂ ਦੇ ਵਹਿਮ ਦੂਰ ਕਰਨੇ ਹਨ ਤੇ ਅਸੀਂ ਹੀ ਇਨ੍ਹਾਂ ਦਾ 
ਸ਼ਿਕਾਰ ਹੋ ਜਾਈਏ । ਵਿਹ ਨਹੀ ਹੋ ਸਕਦਾ । 

ਮਨਮੋਹਨ ਦੀ ਮਾ ਦਾ ਦਿਲ ਨਹੀ' ਸੀ ਕਰਦਾ ਨਕ ਰਮਾਂ ਨਾਲ ਕੋਈ ਗੱਠ ਕਰੇ । ਪਰ 
ਉਹ ਤਾਂ ਪ੍ਰੰਤਰ ਦੇ ਮੋਹ ਨਾਲ ਬਝ। ਆਪਣ। ਅਣਖ ਛੱਡ) ਬੈਠੀ ਸੀ । ਨਹੀ` ਤਾ ਉਹ ਇਹ 
ਜਿਹ/ਆਂ ਕੁੜੀਆਂ ਨੂੰ ਲਤਾੜ ਕੇ ਲੰਘ ਜਾਦ) । €ਹ ਜਾਣਦ। ਸੀ ਕਿ ਮਨਮੋਹਨ ਨੇ ਸਾਰੀ 
ਬਰਾਦਰੀ ।ਵਚ ਉਸ ਦ। ਕਡ ਲਵਾ ੮੩1 ਸੋ। ਮਨ4ਹਨ ਨੂੰ ਤਾਂ ਵੱਡੇ ਵਡੇ ਘਰਾਂ ਦੇ ਸਾਕ 
ਆਉਦੇ ਸਨ ਪਰ ਲੇ ਆਇਆ ਕ'ਇਥ' ਦੀ ਕੁੜ! । ਲੰਤਾਂ ਨ ਛਿਥੀਆਂ ਦੇ ਫੋਜ ਦਾਖੂੰਰ 
ਭਨ |ਦਤਾਮੀ। ਤੇ ਆਖਦ ਸਨ 'ਕਰਮ ਦਟੀਫ ਤੁ. ਅਰੜ ਥਮ ।ਵੇਚ` ਕੁੜੀ ਨਹੀ ਸੀ 
ਲਭਦੀ । ਫਿਹ ਤਿਥ ਲੇ ਆਂਦਾ ਜੋ ਡਲਾ । ਭਲਾ ਸਾਡ ਘਰਾਂ !ਵਚ ਕੌਈ ਪੜ੍ਹ! ।ਲਖ! ਕੁੜੀ 
ਨਹੀ ਸੀ । ਇਹ ਕਾਇਿਥ ਪਤਾ ਨਹ” ਕੌਣ ਹੁੰਦੇ ਨੇ ।” 

“ਕੀ ਕਰਦੇ ਭੇਣ ਅੱਜ ਕੰਠ ਦੇ ਮੰਡ ਕੁੜੀਆਂ ਤਾਂ ਮਾਂ ਪਿਉ ਨੂੰ ਸੂਈ ਦੇ ਨਕੇ ਵਿਚੋ 
ਕਢਦੇ ਨੇ ।' 

ਵਿਆਹ ਤੋ ਪਹਿਲਾਂ ਰਮਾਂ ਦਾ ਪਿਓ ਬੜ ਔਖਾ ਸੀ। ਤੇ ਉਸ ਦਾ ਦਿਲ ਕਰਦਾ 
ਸੀ ਜਹਿਰ ਖਾ ਲਏ । ਜਿਸ ।ਦਨ ਰਮਾ ਦੀ ਮਾ ਨੇ ਆਪਣੇ ਪਤੀ ਨੂੰ ਦਸਿਆ ਸੀ`ਕਿ ਰਮਾਂ 
ਆਪਣੇ ਕਾਲਜ ਦੇ ਪ੍ਰੋਫੈਸਰ ਖੁਰਾਣਾ ਨਾਲ ਵਿਆਹ ਕਰਫਉਣ' ਚੰਦੀ ਹੈ, ਤਾਂ ਪਿਉ ਦਾ ਮੂਹ 
ਕੌਨਾਂ ਤਕ ਲਾਲ ਹੋ ।ਗਆ' ਸੀ । ਤੇ ਉਸ ਕਿਹਾਂ ਸੀ 'ਅਸੀ` ਸ਼ਾਹੀ ਘਰਾਣਿਆਂ ਵਿਚੋ ਹਾਂ ਪਤਾ 
ਨਹੀ” ਇਹ ਖੁਫਾਣ ਕੋਣ ਕੁੱਤੀ ਜ਼ਾਤ ਹਨ, ਰਮਾਂ ਦਾ ਪਿਓ ਉਸ ਦਿਨ ਬੜਾ ਬਲਿਆ । ਉਸ ਨੇ 
ਸਾਰਾ ਦਿਨ ਫੌਟੀ ਨ' ਖਾਂਧੀ ।......ਆਖਰ ਰਮਾਂ ਦੀ ਜਿੰਤ ਹੋ ਗਈ ਡੇ ਸਕਸੈਨ ਸਹਿਬ ਨੇ 
ਆਪਣੀ ਬੇਟੀ ਦਾ ਹੱਥ ਮਨਮੋਹਨ ਖੁਰਾਣਾ ਦੇ ਹੱਥ ਫੜਾ ਢਿੱਤਾ । 

ਦੋਵੇਂ ਘਰ ਇਸ ਵਿਆਹ ਤੋ` ਔਖੇ ਸਨ, ਪਰ ਕਰ ਕੁਝ ਨਹੀ ਸਨ ਸਕਦੇ । 

ਮਨਮੋਹਨ ਦੀ ਮਾਂ, ਹਰ ਰੋਜ਼ ਪੁੱਤਰ ਨੂੰ ਸਮਝ'ਉੱਦੀ, ਭਟੀ ਕਾਕਾ ਤੂੰ ਦੇਵੀ ਮਾਤਾ ਦੇ 
ਅਸਥਾਨ ਉਤੇ ਜਾ ਕੇ ਭੁੱਲ ਬਖਸ਼ਾ, ਤੇਰਾ ਕਲਿਆਣ ਹੋਵੇ । ਨਹੀ” ਤਾਂ ਹਰ ਵਰ੍ਹੇ ਟੋਏ ਭਰਨ 
ਵਿਚ ਕੀ ਪਿਆ ਹੈ । ਮੈਨੂੰ ਤਾਂ ਹੁਣ ਰਮਾਂ ਦਾ ਫਿਤਰ ਪਿਆ ਹੈ । ਮੈ' ਪੁੱਤਰ ਦਾ ਘਰ ਉਜੜਦਾ 
ਵੇਖ ਨਹੀ` ਸਕਦੀ । ਸਾਂਡੀ ਖਾਤਫ ਨਾਂ ਸਹੀ ਆਪਣੀ, ਵਹੁਟੀ ਲਈ ਹੀ ਜਾਹ । ਤੇ ਦੇਵੀ ਭਵਾਨੀ 
ਕੋਲੋ" ਖੈਰ ਮੋਗ, ਵੇਖੀ" ਤੁਹਾਡੀਆਂ ਝੇਠੀਆਂ ਭਰ ਜਾਂਦੀਆਂ ਨੇ ਕਿ ਨਹੀਂ” । 


92 ਸਿਰਜਣਾ 


ਲਿ। 


ਮਨਮੋਹਨ ਨੂੰ ਆਪਣੀ ਮਾਂ ਨਾਲੋ' ਵਹੁਟੀ ਉਤੇ ਬਹੁਤਾ ਤਰਸ ਆਉਦਾ ਸੀ 
ਜਿਹੜੀ ਸਾਰਾ ਵਰ੍ਹਾ ਬੋਝ ਚੁੱਕੀ !ਫਰਦੀ ਪਰ ਉਸ ਦੀਆਂ ਆਸਾਂ ਮਿੱਟੀ ਵਿਚ ਮਿਲ ਜਾਂਦੀਆਂ । 
ਤੇ ਉਹ ਛਾਂਗੀ ਕਿਕਰੀ ਵਰਗੀ ਰਹਿ ਜਾਂਦੀ । 

ਮਨਮੰਹਨ ਉਸੇ ਹੀ ਵਰੇ ਦੇਵੈ ਉਤੇ ਗਗਿਆ ਤਾਂ ਅਗਲੇ ਵਰ੍ਹੇ ਉਸਦੇ ਘਰ ਇਕ ਸੰ ਦਰ 
ਕੌਨਿਆ ਨ ਜਨਮ ਲਿਆਂ । ਫਿਰ ਇਕ ਹੌਰ ਕੁੜੀ ਹੋਈ, ਇਕ ਹੌਰ ਮੁੰਡਾ ਹੋਇਆ ਤਾਂ ਮਨਮੋਹਨ 
ਖੁਰਾਣਾ ਦਾ ਘਰ ਰੌਣਕਾਂ ਨਾਲ ਭਰ ਗਿਆ । ਉਸ ਨੂੰ ਸਮਝ ਨਹੀ” ਸੀ ਆ ਰਹੀ ਕਿ ਦੇਵੀ ਮਾਤਾ 
ਦੀ ਅਸ਼ੀਰਵ'ਦ ਦਾ ਨਤੀਜਾ ਹੈ ਜਾਂ ਡਾਕਟਰਾਂ ਦੀ ਕਰਾਮਾਤ । 


ਉਹ ਸਮਝਦਾ ਸੀ ਜ਼ਿੰਦਗੀ ਸ਼ਤਰੋਜ ਦੀ ਖੇਡ ਹੈ ਜਿਥੇ ਆਦਮੀ ਦੀ ਮਾਤ ਵੀ ਪ 
ਜਾਂਦੀ ਹੈ, ਤੇ ਸਿਤ ਵੀ ਜਾਂਦਾ ਹੈ । ਪਰ ਉਹ ਤਾਂ ਜਿੱਤਦਾ ਹੀ ਆਇਆ ਹੈ । ਤੇ ਉਸ ਦੀ 
ਬਾਜ਼ੀ ਕਦੇ ਮਾਤ ਨਹ)“ ਪਏ1 

ਉਸ ਨ ਕਿੰਨੀਆਂ ਪਾਰਟੀਆਂ ਵਿਚ ਕੌਮ ਕੀਤਾ ਸੀ । ਉਸਦੇ ਕਈ ਵਾਰੀ ਵਰੈਟ 
ਨਿਕਲੇ । ਕਈ ਵਾਹੀ ਉਸ ਦ ਘਰ ਛਾਪੇ ਪਏ । ਪਰ ਉਹ ਕਦੇ ਕਾਬੂ ਨਾ ਆਇਆ।ਤੇ ਨਾਂ 
ਹੀ ਕਦੇ ਕੈਦ ਹੋਇਆ । ਉਹ ਕੌਟੀ ਅਨਪੜ੍ਹ ਵ੦ਕਰ ਥੋੜਾ ਸੀ, ਜਹੜਾ ਪਹਿਲੀ ਸੱਟੇ ਕੈਢ ਹੈ 
ਜਾਂਦਾ ।...... ਲੌਕ ਉਜ ਦੇ ਪਾਲੋਟ=ਸ ਤ` ਹੈਰਾਨ ਸਨ। ਪ੮ਣ ਦੀ ਸੂਝ ਸ਼ਕਤੀ ਬੜੀ 
ਤੀਖਣ ਹੈ, ਹਰ ਹੱਲੇ ਤੱ ਬਰ ਜਾਂਦਾ ਹੈ ,...... ਫ਼ਰ ਉਸ ਨੂੰ ਯਾਦ ਆ ਰਿਹਾਂ ਸੀ ਰਮਾ ਨਾਲ 
ਵਿਆਹ ਕਰ'ਉਣ ਵਲੇ ਉਸ ਨੂੰ ਕਿੰਨੀਆਂ ਮੁਸ਼ਕਲਾਂ ਦਾ _ਸਾਹਮਣ' ਕਟਨ' ਪਿਆ ਸੀ। ਪਰ 
ਉਹ ਤਾਂ ਅਰਜਨ ਵਾਂਗ ਆਪਣੀ ਸੁਭਦਰਾ ਨੂੰ ਅਡੌਲ ਲੋ ਆਇਆ ਸੀ ।...... ਕੀ ਹੋਇਆ ਜੇ 
ਇਕ ਅੱਧੀ ਵਾਰ ਮਾੜੀ ਮੋਟੀ ਤੋਗੀ ਆ ਗਟ!। ਤਕਲੀਫਾਂ ਅਕਸਰ ਆਉ”ਦੀਆਂ ਹੰ ਦੀਆਂ ਨੇ । 


ਮਨਮੋਹਨ ਵਿਕ ਹੋਕਿਆਰ ਖਿਡਾਰੀ ਸੀ ਤੇ ਉਸ ਨੂੰ ਪਤਾ ਹੁੰਦਾ ਸੀ ਕਿ ਕਿਹੜਾ ਮੋਹਰਾ 
ਪਿਟ ਸਕਦਾ ਹੈ ਤੇ ਕਿਥੋ" ਮਾਤ ਪੈਦੀ ਹੈ । ਉਹ ਕਾਹਲੇ ਸੁਭਾ ਦਾ ਆਦਮੀ ਨਹੀ” ਜਿਹੜਾ 
ਮਿੰਟਾਂ ਵਿਚ ਬਾਜ਼ੀ ਹਾਰ ਕੈ ਫੈਠ ਖੜਾ ਹੋਵੇ । ਉਹ ਆਪਣ ।ਪਆਦੇ ਨਾਲ ਲੌਕਾਂ ਦੇ ਬਾਦਲਾਹ 
ਮਾਰ ਸੁੱਟਦਾ ਸ1 । 


ਉਹ ਕੀਰਤੀ ਪਾਰਟੀ ਵਿਚ ਰਿਹਾ, ਉਸ ਕਿਸਾਨ ਮੂਵਮੈਂਟ ਵਿਚ ਵਧ ਚੜ੍ਹ ਕੇ ਹਿੱਸਾ 
ਲਿਆ ਪਰ ਉਸੇ ਦਾ ਵਾਲ ਵਿੰਗਾ ਨਾਂ ਹ/ਏਆ । ਤੇ ਅੱਜ ਵੀ ਉਹ ਅਗਾਂਹ ਵਧੂ ਆਦਮੀਆਂ 
ਵਿਚੋਂ ਹੈ । ਕੈਦ ਮੂਰਖ ਹੰਦ ਹਨ, ਅਕਲਮੋਫ ਨਹੀਂ । ਉਹ ਬਦੇਸ਼ਾਂ ਵਿਚ ਫਿਰ ਅਇਆ ਹੈ । 
ਵੱਡੀਆਂ ਐਮਬੈ'ਸੀਆਂ ਨਾਲ _ਉਸ ਦੇ ਸਿਧੇ ਸਬੋਧ ਹਨ । ਉਸ ਦੀ ਆਪਣੀ ਕੋਠੀ ਹੈ । ਆਪਣ 
ਬਗੀਚਾ ਹੈ ਜਿਸ ਵਿਚ ਟੈਗੋਰ ਵਾਂਗ ਬੈ ਤ ਦੀ ਲੰਮੀ ਕੁਰਸੀ ਵਫਾ, ਨਿਕੇ ਜਿਹੇ ਮੂਹੜੇ ਉਤੇ 
ਮੋਟੀਆਂ ਕਿਤਾਬਾਂ ਰੱਖ, ਅੱਖਾਂ ਮੀਫ ਕੇ ਸੌਚ ਸਕਦਾ ਹੈ । 


ਮਨਮੰਹਨ ਲਾਨ ਵਿਚ ਤ੍ਛਾਂਈ ਆਰਾਮ ਕਰਸੀ ਉਤੇ ਬੈਠਾ ਆਪਣੀਆਂ ਪੁਰਾਣੀਆਂ 


ਯਾਦਾਂ ਨੂੰ ਸੁਰਜੀਤ ਕਰ ਆਨੰਦ ਲੈ ਰਿਹਾ ਸੀ । ਸਾਹਮਣੀ ਗਲੀ ਵਿਚੋਂ ਜ਼ਹਿਨਾਈ ਵੱਜਣ ਦੀ 


ਸਿਰਜਣਾ ਹੈਠੈ 


ਆਵਾਜ਼ ਨੇ ਉਸ ਦੀ ਸੁਰਤੀ ਨੂੰ ਤੋੜ ਦਿਤਾ । ਉਸ ਨੇ ਨਿਕੀ ਪਲੋਟ ਨਾਲ ਢ4 ਚਾਹ ਦੀ 
ਪਿਆਲੀ ਵਿਚੋ ਇਕ ਸਰਕੀ ਭਰੀ । ਉਸ ਦੀਮ' ਅੱਖਾਂ ਵਿਚੋ ਨਸ਼ਾ ਉਤਰ ਅ ਟਿਆ । ਜਿਉ” 
ਜਿਉ” ਸ਼ਹਿਨਾਈ ਦੀ ਆਵ'ਜ਼ ਨੇੜੇ ਆਉਦੀ ਉਸ ਨੂੰ ਹਰ ਚੰਗੀ ਲਗਦੀ । ਏਨੇ ਵਿਚ ਉਸ ਦੀ 
ਪਤਨੀ ਉਸ ਦੇ ਕੋਲ ਆ ਖਲੋਤੀ । । ਮਨਮੋਹਨ ਦਾ ਦਿਲ ਕਰਦਾ ਸੀ ਆਪਣੀ ਪਤਨੀ ਦਾ ਹੱਥ 
ਉਵੇ“ ਘੁਟ ਲਏ ਜਿਵੇ` ਅੱਜ ਤੇ ਵੀਹ ਵਰ੍ਹ ਪਹਿਲਾਂ ਠਾਲਜ ਵਿਚ ਘੁਟਿਆ ਸੀ। ਪਰ ਉਸ ਦੀ 
ਪਤਨੀ ਨੇ ਗੁੱਸੇ ਨਾਲ ਹੱਥ ਛੁਡਾਂਦਿਆਂ !ਕਹਾ, “ ਤਸਾਂ ਤਾਂ ਭੋਗ ਪੀਤੀ ਹੋਈ ਹੈ । ਤੇ ਬੋਠੇ ਰਹਿੰਛੇ 
ਹੋ ਸਮਾਧੀ ਲਾ ਕੈ। ਸੁਣੀ ਜੇ ਆਪਣੀ ਨੀਤੋ ਦੀ ਗੱਲ...... । 

“ਉਹ ਜੋ ਆਖਦੀ ਹੈ ਲੰ ਦੇ, ਬੱਰੀ ਜੋ ਹੋਈ,......ਕਮ'ਉ ਧੀ ਪੁਤਰ ਦੀ ਗੱਲ ਮੈਨਣੀ 
ਹੀ ਪੈਦੀ ਹੈ ।” 

ਸ਼ਹਨਾਈ ਦੀ ਆਵਾਜ਼ ਹੋਰ ਨੇੜੇ ਆ ਰਹੀ ਸੀ । ਤਾਂ ਮਨਮੋਹਨ ਦੀ ਪਤਨੀ ਨੇ ਜ਼ਰ 
ਗਰਜ ਕੇ ਕਿਹਾ, “ਨੀਰੋ ਆਖਦੀ ਹੈ ਮੋਰਾ ਵਿਆਹ ਕਰ ਦਿਓ...... ਵਾ 

[ਵਹੀ ........ ੬ 

(ਹਾਂ, ਹਾਂ ਵਆਹ...... 

/'ਤੈਂ ਓਹਨੂੰ ਕੁਝ ਹੈ...... ਵੀ 

“ਕਿਸ ਨਾਲ ਤੇ ਇਹ ਕੌਣ ਹੈ £'' ਮਨਮੋਹਨ ਨੇ ਘਬਰਾਟੀ ਆਵਾਜ਼ ਵਿਚ ਪੁਛਿਆ । 

“ਉਸ ਬੈਗਲੀ ਨਾਲ ਜਿਹੜ' ਉਸ ਦੇ ਨਾਲ ਕੌਮ ਕਰਦਾ ਹੈ ।”” 

ਇਹ ਸੁਣ ਮਨਮੋਹਨ ਨੂੰ ਇਸ ਤਰ੍ਹਾਂ ਲਗ ਜਿਵੇ ਕਪੜੇ ਸਮੇਤ ਸ਼ਤਰੋਜ ਦੇ ਸਾਫੇ 
ਮੋਹਰੇ, ਨੀਰੋ ਨੇ ਉਸ ਦੇ ਮੂੰਹ ਉਤੇ ਦੇ ਮਾਰੇ ਹੋਣ। 


ਬੁਟਾ ਸਿੰਘ 
ਦਾ ਕਹਾਣੀ ਸਗ੍ਰਹ 
ਲੋਅ ਚੁਬਾਜੇ ਦੀ 


8& ਸਿਰਜਣਾ 


ਫਰਾਂਸੀਸੀ ਕਹਾਣੀ 
ਜਾਂ ਪਾਲ ਸਾਰਤਰ 


ਡਾਕਟਰ ਸਾਹਿਬ 


ਲੰਡਨ ਦੀ ਅਦਾਲਤ ਵਿਚ ਕਲ੍ਹ ਇਕ ਅਸਾਧਾਰਨ ਮੁਕੱਦਮੇ ਦੀ ਪੇਸ਼ੀ ਹੈ। ਮੁਜਰਮ 
ਦੇ ਅਪਰ!ਧ ਦੀ ਬਾਬਤ ਕੋਈ ਸ਼ੱਕ ਸ਼ੁਬ੍ਹਾ ਨਹੀ ਤੇ, ਨਾਲ ਹੀ, ਉਹ ਮੁਕੱਦਮੇ ਵਿਚ ਜਿੱਤ 
ਜਾਵੇਗਾ, ਇਸ ਵਿਚ ਵੀ ਕੋਈ ਸ਼ੱਕ ਨਹੀ । ਸੈਖੇਪ ਵਿਚ, ਇਸ ਅਸਾਧਾਰਣ ਅਪਰਾਧ-ਕਾਂਡ 
ਦਾ ਹਾਲ ਇਸ ਤਰ੍ਹਾਂ ਹੈ :-- 


20 ਮਈ। ਦੀ ਗੱਲ ਹੈ । ਲੰਡਨ ਦੇ ਪ੍ਰਸਿੱਧ ਫੇਫੜਾ ਰੋਗ ਦੇ ਮਾਹਿਰ ਡਾਕਟਰ 


`. ਹੈਲਿਡਨ ਹਿੱਲ ਦੇ ਦੋਵੇ” ਵੱਡੇ ਵੱਡੇ ਕਮਰੇ ਰੋਗੀਆਂ ਨਾਲ ਭਰੇ ਹੋਏ ਹਨ । ਹਰ ਰੋਗੀ ਢੇ ਹੱਥ 


੩ 


ਵਿਚ ਇਕ ਕਾਰਡ ਹੈ ਜਿਸ ਤੇ ਨੰਬਰ ਲਿਖਿਆ ਹੋਇਆ ਹੈ। ਭੀੜ ਤਾਂ ਹਰ ਰੋਜ਼ ਏਨੀ ਹੀ 
ਹੁੰਦੀ ਹੈ ਕਿਉਕਿ ਸੈੱਕੜੇ ਛੂਤ ਦੇ ਰੋਗੀਆਂ ਨੂੰ ਰਾਜ਼ੀ ਕਰਨ ਦਾ ਮਾਣ ਡਾਕਟਰ ਹਿੱਲ ਨੂੰ 
ਪ੍ਰਾਪਤ ਹੈ । 

ਰੋਗੀਆਂ ਨੂੰ ਦੇਖਣ ਵਾਲੇ ਕਮਰੇ ਦੇ ਚਾਕੇ ਪਾਸੇ ਸੀਜ਼ੇ ਦੀਆਂ ਖਿੜਕੀਆਂ ਤੇ ਬੂਹਿਆਂ 
ਉਤੇ ਚੀਨੀ ਸਿਲਕ ਦਾ ਲਹਿਰਾਉ'ਦਾ ਪਰਦਾ ਹੈ । ਵਿਚਕਾਰਲੀ ਦੀਵਾਰ ਦੇ ਨਾਲ ਵੱਡੇ ਵੱਡੇ 
ਜਾਪਾਨੀ ਗਮਲੇ, ਜਿਨ੍ਹਾਂ ਵਿਚ ਗਰਮ ਦੇਸਾਂ ਵਿਚ ਪੇਦਾ ਹੋਣ ਵਾਲ ਰੈਗ ਬਰੌਗੇ ਮੌਸਮੀ ਫੁੱਲਾਂ 
ਦੇ ਵੱਡੇ ਵੱਡੇ ਬੂਟੇ ਲੜੀਵਾਰ ਰੱਖੇ ਹੋਏ ਹਨ । ਤੇ ਇਹਨਾਂ ਸਭਨਾਂ ਦੇ ਵਿਚਕਾਰ ਇਕ ਬੜੀ 
ਸਜੀ ਹੋਈ ਮੇਜ਼ ਦੇ ਮੂਹਰੇ ਅਜੇ ਹੁਣੇ ਹੀ ਡ'ਕਟਰ ਹਿੱਲ ਆ ਕੇ ਬੈਠੇ ਹਨ... ਚਿਹਰੇ ਉਤੇ 
ਸਬਰ ਸੰਤੋਖ ਦੀਆਂ ਲਕੀਰਾਂ, ਅੱਖਾਂ ਵਿਚ ਨਾ ਮਿਟਣ ਵਾਲੀ ਚਮਕ। ਸਾਹਮਣੇ ਉਹਨਾਂ ਦਾ 
ਸਹਾਇਕ ਬੈਠਾ ਹੈ ਜਿਹੜਾ ਆਉਣ ਵਾਲੇ ਰੋਗੀਆਂ ਦਾ ਸੰਖੇਪ ਹਾਲ ਡਾਕਟਰ ਦੇ ਲਿਖਾਉਣ 
ਅਨੁਸਾਰ ਸ਼ਾਰਟ ਹੈ'ਡ ਵਿਚ ਲਿਖ ਲੈ'ਦ' ਹੈ । ਰੋਗੀਆਂ ਨੂੰ ਦੇਖਣ ਵਾਲੇ ਕਮਰੇ ਦੇ ਬੂਹੇ ਦੇ 
ਅੱਗੇ ਡਾਕਟਰ ਦਾ ਅਰਦਲੀ ਲਾਲ ਮਖ਼ਮਲ ਦੀ ਵਰਦੀ, ਚਿੱਟਾ ਪਟਾ, ਬਿੱਲੋ ਵਾਲੀ ਟੋਪੀ, 
ਸੱਜੇ ਹੱਥ ਦੀਆਂ ਦੌਹਾਂ ਉੱਗਲੀਆਂ ਵਿਚ ਸੋਨੇ ਦੀਆਂ ਅੰਗੂਠੀਆਂ ਪਾਈ ਖੜਾ ਹੈ । ਉਸਦੀਆਂ 
ਦੋਹਾਂ ਕਲਾਈਆਂ ਵਿਚੋ ਇਕ ਵਿਚ ਕਰਾਸ ਤੇ ਚੜ੍ਹੇ ਈਸਾ ਮਸੀਹ ਦੀ ਤੇ ਦੂਜੇ ਵਿਚ ਨੰਗੀ, 
ਡੈਨੇ ਵਾਲੀ ਪਰੀ ਦੀ ਕਢਾਈ ਕੀਤੀ ਹੋਈ ਹੈ । ਉਸਦਾ ਕੌਮ ਹੈ, ਡਾਕਟਰ ਦੇ ਕਹਿਣ ਉਤੇ 
ਕਮਜ਼ੋਰ ਛੂਤ ਦੇ ਰੋਗੀਆਂ ਨੂੰ, ਜਿਨ੍ਹਾਂ ਦੀ ਜਾਂਚ ਹੋ ਚਕੀ ਹੁੰਦੀ ਹੈ, ਆਪਣੇ ਤਕੜੇ ਹੱਥਾਂ ਦਾ 
ਸਹਾਰਾ ਦੇ ਕੇ ਬਾਹਰ ਲੈ ਜਾਣਾ ਤੇ ਉਥੇ“ ਇਕ ਖਾਸ ਤਰ੍ਹਾਂ ਦੀ ਬਣੀ ਆਰਾਮ ਕੁਰਸੀ ਉਤੇ 
ਬੈਠਾ ਕੇ, ਲਿਫ਼ਟ ਦੀ ਮਦਦ ਨਾਲ ਉਹਨਾਂ ਨੂੰ ਥੱਲੇ ਪਹ੍ੰਚਾ ਦੇਣਾ । 


ਸਿਜਜਣਾ 36 


ਰੋਗੀ ਆਉਦੇ ਹਨ, ਕਮਜ਼ੋਰ ਥੱਤੀਆਂ ਅੱਖਾਂ, ਖੁਯ1 ਪਿੰਜਨ ਛਾਤੀ ਤੇ ਇਕ ਹੱਥ 
ਵਿਚ ਖੌਲੂਹੇ ਹੋਏ ਕਪੜੇ । ਆਉ'ਦਿਆਂ ਹੀ ਡਾਕਟਰ ਹਿੱਲ 'ਮਲੋਕੀ-ਮੀਟਰ' ਤੇ ਛੋਟੀ ਨਾਲੀ 


ਰਾਹੀ` ਉਹਨਾਂ ਦੀ ਛਾਤੀ ਤੇ ਪਿੱਠ ਦੀ ਜਾਂਚ ਕਰਦੇ ਹਨ - ਠ੨-ਠਕ-ਕਿਟ । ...... ਸਾਹ 
ਲਵੋ । ਹਾਂ ਭੌਰਾ ਹੌਰ ਲਵੇਂ......। ਪੰਜ ਤਕ ਗਿਣਤੀ ਗਿਣੇ ...... [ਤਤ ਬੱਜ, ਬੱਸ, 
ਠੀਕ ਹੈ ... । ਇਸ ਤੋ” ਦੇ ਸਕਿੰਟ ਪਿਛੋ" ਉਸਦਾ ਹਾਲ ਜਿਖਾਉ'ਦੇ ਹਨ ਤੇ ਸਕਿੰਟਾਂ ਵਵਚ 


ਹੀ ਮੁਕਾ ਕੇ ਕਹਿੰਦੇ ਹਨ, 'ਹਾਂ, ਹੁਣ ਕਿਸਦਾ ਨੰਬਰ ਹੈ ?' 

ਪਿਛਲੇ ਤਿੰਨ ਸਾਲਾਂ ਤੋ ਇਹ ਕੌਮ ਜ਼ਲਦ 'ਮ' ਦਿਹਾ ਹੈ ! ਦੇ ਤਰ੍ਹਾਂ ਸਵੇਰ ਦੇ 
ਰੋਜ਼ ਨੌ” ਤੋਂ' ਬਾਰਾਂ ਵਜੇ ਤਕ ਛੂਤ ਦੇ ਰੋਗੀਆਂ ਦਾ ਕ'ਫ਼ਲਾ ਇਕ ਇਕ ਕਰ ਕੇ ਆਉ'ਦਾ 
ਹੈ ਤੇ ਆਪਣੇ ਜੀਉਣ ਮਰਨ ਦੇ ਹਾਲ ਵਾਲਾ ਕਾਰਡ ਲੈ ਕੇ ਚਲਿਆ ਜਾਦਾ ਹੈ ਤੇਫੇਰ 
ਆਉਦਾ ਹੈ ਤੇ ਚਲਿਆ ਜਾਂਦਾ ਹੈ । 

।ਇਸੇ ਲਗਾਤਾਰ ਸਿਲਸਿਲੇ ਵਿਚ ਇਕ ਦਿਨ, ਅਰਥਾਤ ਵੀਹ ਮਈ ਨੂੰ ਠੀਕ ਨੌ” 
ਵਜੇ ਇਕ ਰੋਗੀ ਡਾਕਟਰ ਦੇ ਕਮਰੇ ਵਿਚ ਆਵਿਆ, ਲੰਮਾਂ, ਅਧ ਨੌਗਾ ਤੇ ਦੇਖਣ ਨੂੰ ਹੱਡੀਆਂ 
ਦਾ ਚਲਦਾ ਫਿਰਦਾ ਢਾਂਚਾ ਜਿਹਾ । ਉਸਦੀਆਂ ਅੱਖਾਂ ਦੀਆਂ ਪੁੱਤਲੀਆਂ, ਜਾਪਦਾ ਸੀ, ਵਿਚ 
ਨੂੰ ਧੱਮ ਕੇ ਆਪਣੀ ਨਜ਼ਰ ਖੋ ਦੇਣ ਚ'ਹੁੰਦੀਆਂ ਹੌਣ_ ਰਲ੍ਹਾਂ 'ਵਚ ਨੂੰ ਵੜ ਗਈਆਂ ਸਨ ਤੇ 
ਛਾਤੀ ਖੁਲ੍ਹੀ ਹੋਈ ਸੀ, ਜਿਵੇ ਚਮੜੇ ਦੇ ਖੋਲ ਵਿਚ ਢਕਿਆ ਹੱਤੀਆਂ ਦਾ ਪਿੰਜਰ । ਮਾਸ ਤੋ 
ਬਿਨਾਂ ਉਸਦੀ ਇੰਕ ਬਾਂਹ ਦੀ ਚਮੜੀ ਨੀਲੀ ਹੋ ਗਈ ਸੀ । ਉਹ ਨੰਗੇ ਪੈਰੀ _ਕੰਬਦੀਆਂ 
ਉਲਾਂਘਾਂ ਭਰਦਾ ਆਇਆ, ਗਮਲੇ ਵਿਚ ਲਗੇ ਇਕ ਜਾਪਾਨੀ ਫੱਟ ਬੂਟੇ ਦੀ ਮਜ਼ਬੂਤ ਟਾਹਣੀ 
ਫੜੀ ਖੜਾ ਹੋ ਗਿਆ ਤੇ ਉੱਚੀ ਉੱਚੀ ਖੰਘੜ ::ਗਿਆ । ਪੰਘ= ਨਾਲ ਉਜ ਦਾ ਦਿਲ ਡੁੱਬਣ 
ਲਗਿਆਂ । ਜਾਪਿਆ, ਉਹ ਹੁਣੇ ਹੈ ਮਰਿਆ ੧ ਮਰਿਆ । ਖੰਘ ਦਾ ਦੌਰਾ ਕੁਝ ਚਿਰ ਹੌਲੀ 
ਹੁੰਦਿਆਂ ਹੀ ਅਰਦਲ! ਨੇ ਉਸ ਨੂੰ ਫੜ ਕੇ ਡਾਕਟਰ ਦੇ ਅੱਗੇ ਲਿਮ' ਕੇ ਬੈਠਾ ਦਿੱਤਾ । ਨਿਯਮ 
ਅਨੁਸਾਰ ਡਾਕਟਰ ਨੇ ਜਾਂਚ ਕਜ ਕੇ !ਨਰ'ਸਤਾ ਨਾਲ ਕਿਹਾ, ਉਹੋ ! ਕੋਈ ਆਸ਼ਾ ਨਹੀ” । 
ਖੱਬਾ ਸਾਰ ਫੇਫੜਾ ਬੇਕਾਰ ਹੋ ਗਿਆ ਹੈ... । ਤੇ ਸੱਜੇ ਦਾ ਵੀ ਇਹੋ ਹਾਲ ਹੈ... ।” 

ਰੰਗੀ ਨੇ ਸ਼ੱਕ ਤੇ ਡਰ ਨਾਲ ਕੋਬਦੇ ਬੋਲ ਨਾਲ ਕਿਹ', “ਡਾਕਟਰ ਸਾਹਬ ! 
.-.ਕੋਈ ਆਸ਼'... !" ਉਸ ਦੇ ਬੋਲਾਂ ਤੋ ਜਾਪਦਾ ਜੀ, ਜਿਵੇ ਉਸ ਨੇ ਦੂਨੀਆਂ ਵਿਚ ਅਜੇ 
ਬੜਾ ਕਝ ਕਰਨਾ ਹੈ ਤੇ ਸਿਰਫ਼ ਬਚ ਜਾਣ ਲਈ ਹੀ ਉਹ ਤਰਲੇ ਕਰ ਰਿਹਾ ਹੈ । 

'ਇਸ ਤੋ” ਪਿਛੋ` ਕਿਸ ਦਾ ਨੰਬਰ ਹੈ ?'' ਦ! ਆਵਾਜ਼ ਨਾਲ ਅਰਦਲੀ ਰੋਗੀ ਨੂੰ 
ਲੈ ਜਾਣ ਵਾਲਾ ਹੀ ਸੀ ਕਿ ਰੋਗੀ ਦੇ ਡਰ ਨਾਲ ਭਰੇ ਹੋਏ ਚਿਹਰੇ ਵਲ ਦੇਖ ਕੇ ਆਪਣੇ ਦੋਹਾਂ 
ਭੁਰਵੱਟਿਆਂ ਦੇ ਵਿਚਕਾਰ ਬਿਨਾਂ ਮੂਸ ਮਾਂ ਦੇ ਹਿੱਸੇ ਨੂੰ ਹਲਕੀ ਜਿਹੀ ਮੁੱਤੀ ਮਾਰਦਿਆਂ ਮਖੌਲ 
ਭਰੇ ਹ ਸੇ ਨਾਲ ਡਾਕਟਰ ਨੇ ਕਿਹਾ, ''ਜੀਉਣ ਦਾ ਬੜਾ ਮੋਹ ਹੈ। ... ਕੀ ਤੁਸੀਂ ਬੜੇ 
ਧੰਨਵਾਨ ਹੋ ?”” 

ਰੋਗੀ ਨੂੰ ਜਾਣੀ ਕੁਝ ਸਹਾਰਾ ਮਿਲਿਆ । ਉਸ ਨੇ ਆਪਣੀਆਂ ਅੰਦਰ ਨੂੰ ਧਸੀਆਂ 
ਅੱਖਾਂ ਨੂੰ ਫੈਲਾਉ'ਦਿਆਂ ਤੇ ਭਰੇ ਗਲੋਂ ਨਾਲ ਕਿਹਾ, ''ਹਾਂ ਡਾਕਟਰ ਸਾਹਿਬ ! ...ਮੈ ਕਰੋੜ- 
ਪੜੀ ਹਾਂ । ਪੈਸੇ ਦੀ ਕੋਂਦੀ ਕਮੀ ਨਹੀ' ।”” ੪ 


ਹਉ ਸਿਰਗਣਾ 


ਘਾ 


ਆਂ 


“'ਡਾਂ ਤੁਸੀ ਇਕ ਕੌਮ ਕਰੋਂ ...... ” ਡਾਕਟਰ ਨੇ ਕੁਰਸੀ ਤੇ ਰਤਾ ਉਭਾੜੂ ਭਾਵਾਂ 
ਨਾਲ ਕਿਹਾ, ''ਤੁਸੀ ਇਸੇ ਐੱਬ੍ਰਲੈ'ਸ ਗੱਡੀ ਤੇ ਸਿੱਧੇ ਵਿਕਟੋਰੀਆ ਸਟੇਸ਼ਨ ਚਲੇ ਜਾਉ । ਉਥੋਂ 
ਗਿਆਰਾਂ ਵਜੇ ਵਾਲੀ ਐਂਕਸਪਰੇਸ ਤਾਹੀ` 'ਡੋਬਰ” ਜਾਣਾ, ਤੇ ਉਥੋ ਜਹਾਜ਼ ਰਾਂਹੀ' 'ਕੌਲੇਸ,' 
ਫੇਰ 'ਮਾਰਸਾਈ', ਉਥੋ` ਗਰਮ 'ਸਲੀਪਿੰਗ ਕਾਰ” ਵਿਚ “ਨਾਈਸ” ਜਾਵੇਂ । ਬੱਸ ਉਥੇ ਹੀ ਤੁਸੀ” 
ਰਹੋ ਤੇ ਛੇ ਮਹੀਨੇ ਤਕ ਰੌਟੀ, ਸ਼ਰਾਬ, ਫਲ, ਮਾਸ, ਆਦਿ ਕੁਝ ਨਹੀ', ਸਿਰਫ 'ਵਾਟਰ ਕਰੇਸ਼' 
ਹੀ ਲੈਣਾ । ਇਕ ਦਿਨ ਦੇ ਫਰਕ ਨਾਲ ਚਮਚ' ਕਰ ਮੀਂਹ ਦੇ ਸਾਫ ਪਾਣੀ ਵਿਚੋ” ਦੋ ਚਾਰ ਬੂੰ ਦਾਂ 
ਆਇਓਡੀਨ ਦੀਆਂ ਮਿਲਾ ਕੇ ਪੀ ਲਿਆ ਕਰਨਾ । ਦੇਖੋ, 'ਵ'ਟਰ ਕਰੇਸ਼' ਤੋ ਬਿਨਾਂ ਹੋਰ ਕੁਝ 
ਨਾ ਲੌਣਾ, ਇਸ ਨੂੰ ਚੰਗੀ ਤਰ੍ਹਾਂ ਪੁਣਕੇ...... ਹਾਂ, ਮੈ ਤੁਹਾਨੂੰ ਬਹੁਤੀ ਆਸ਼ਾ ਤਾਂ ਨਹੀ ਦਿਵਾ 
ਸਕਦਾ । ਇਸਨੂੰ ਇਕ ਚਾਂਸ ਹੀ ਸਮਝ ਲਵੋ । ਇਸ ਅੰਦਾਜ਼ੇ ਵਾਲੇਂ ਇਲਾਜ ਦੀ ਮੈ” ਬਤੀ ਚਰਚਾ 
ਸੁਣੀ ਹੈ । ਪਰ ਇਸ ਨਾਲ ਠੀਕ ਹੌਣਾ ਮੈਨੂੰ ਅਸੰਭਵ ਹੀ ਲਗਦਾ ਹੈ । ਫੇਰ ਵੀ ਤੁਹਾਨੂੰ ਕਹਿ 
ਰਿਹਾ ਹਾਂ, ਜਾ ਕੇ ਦੇਖੋ । ਹੋ ਸਕਦਾ ਹੈ ਕਿ ਠੀਕ ਹੋ ਜਾਵੋ ਤਾਂ ਠੀਕ ਵੀ ਹੈ ।...... ਨਹੀ” ਤਾਂ 
ਨਰਕੀ...:..... । ਅਜ਼ਮਾਕੇ ਦੇਖੋ, ਦੁਨੀਆਂ ਵਿਚ ਕਈ ਵਾਰ ਅਸੰਭਵ ਵੀ ਸੈਭਵ ਹੋ ਜਾਂਦਾ ਹੈ । 
ਚੰਗਾ, ਹੁਣ ਅਗਲਾ ਕਿਸਦਾ ਨੰਬਰ ਹੈ ?'' 

ਰੋਗੀ ਨੂੰ ਕੁਝ ਹੌਸਲਾ ਹੋਇਆ । ਡਾਕਟਰ ਨੂੰ ਬਾਤ ਬਾਰ ਧੰਨਵਾਦ ਕਹਿੰਦਾ ਉਹ 
ਅਰਦਲੀ ਨਾਲ ਬਾਹਰ ਚਲਿਆ ਗਿਆਂ । 


ਉਪਰਲੀ ਘਟਨਾ ਦੇ ਛੇ ਮਹੀਨੇ ਪਿਛੋ ਦਸੈਬਰ ਦੀ ਤੀਜੀ ਤਰੀਕ ਨੂੰ ਠੀਕ ਨੌ” ਵਜੇ 
ਕੀਮਤੀ 'ਫਰ” ਦੀ ਪੁਸ਼ਾਕ ਪਈ ਇਕ ਬਹੁਤ ਵੱਡੀ ਦੇਹ ਵਾਲਾ ਮਨੁੱਖ ਬਿਨਾਂ ਕਿਸੇ ਕਾਰਡ ਦੇ 
ਸਿੱਧਾ ਇਲਾਜ ਕਰਨ ਦੇ ਮਾਹਿਰ ਡਾਕਟਰ ਹਿੱਲ ਦੇ ਕਮਰੇ ਹ ਜ਼ਰ ਹੋਇਆ,ਮੋਟੀਆਂ ਲੰਮੀਆਂ ਬਾਹਾਂ, 
ਵੱਡੀਆਂ ਵੱਡੀਆਂ ਭੂਰੀਆਂ ਮੋਟੀਆਂ ਅੱਖ', ਚੌੜੀ ਛਾਤੀ ਤੇ ਮਜ਼ਬੂਤ ਕਦਮ । ਜਾਪਦ' ਸੀ ਜਿਵੇ” 
ਕੋਈ ਪੁਰਾਤਨ ਜਾਂ ਪਰੀ ਕਹਾਣੀਆਂ ਦਾ ਦੈਤ ਆ ਪਹੁੰਚਿਆ ਹੋਵੇ । 


ਡ.ਨਟਰ ਸਾਹਿਬ ਹੁਣੇ ਹੁਣੇ ਕਮਰੇ ਵਿਚ ਆਕੇ ਬੈਠੇ ਸਨ ਤੇ ਲਬਾਦਾਨਮਾ (ਜਾਨਵਰ 
ਦੀ ਖੱਲ) ਕਾਲਾ ਲੰਮਾ, ਉਨੀ ਕੋਟ ਪਾਇਆ ਹੋਇਆ ਸੀ । ਸਵੇਰ ਦੀ ਗੁਲਾਬੀ ਠੁੰਡ ਵਿਚ 
ਉਹਨਾਂ ਦਾ ਸਰੀਰ ਕੁਝ ਕੰਬਦਾ ਜਿਹਾ ਲਗ !ਰਹਾ ਸੀ । ਉਸ ਓਪਰੇ ਮਨੁੱਖ ਨੇ ਆਉ”ਦਿਆਂ ਹੀ 
ਆਪਣੀਆਂ ਮਜ਼ਬੂਤ ਬਾਹਾਂ ਵਿਚ ਬੱਚੇ ਵਾਂਗ ਉਹਨਾਂ ਨੂੰ ਚੁੱਕ ਲਿਆ ਤੇ ਅੱਥਰੂ ਭਰੀਆਂ ਅੱਖਾਂ ਨਾਲ 
ਉਹਨਾਂ ਨੂੰ ਘੁੱਟ ਕੇ ਜੱਫੀ ਵਿਚ ਲੰ“ਦਿਆਂ ਹਰੇ ਰੰਗ ਦੇ ਕਪੜੇ ਵਾਲੀ ਆਰਾਮ ਕੁਰਸੀ ਤੇ ਬਿਠਾ 
ਦਿੱਤਾ । ਡਾਕਟਰ ਹਿੱਲ ਦੀ ਹਾਲਤ ਉਸ ਵੇਲੇ ਬਿਲਕੁਲ ਬੇਜਾਨ ਜਿਹੀ ਹੋ ਰਹੀ ਸੀ । ਜਾਪਦਾ 
ਸੀ ਕਿ ਸਾਹ ਹੀ ਉਹਨਾਂ ਦਾ ਬੈਦ ਹੋਣ ਵਾਲਾ ਹੈ । 

ਓਪਰੇ ਮਨੁੱਖ ਨੇ ਡਾਕਟਰ ਨੂੰ ਹੈਰਾਨੀ _ ਭਰੀਆਂ ਅੱਖਾਂ ਨਾਲ ਆਪਣੇ ਵਲ 
ਦੇਖਦਿਆਂ ਦੇਖਕੇ ਉੱਚੀ ਜੇਹੇ ਬੇਨਤੀ ਕੀਤੀ ''ਕਿੰਨਾ ਚਾਹੀਦੈ ਤਹਾਨੂੰ ? ਵੀਹ ਲੱਖ ? ਤੀਹ 
. 3 - 4. ਧ 

ਡਾਕਟਰ ਸਾਹਿਬ ਚੁਪ ਹੀ ਰਹੇ । ਉਹਨਾਂ ਦੀ ਸਮਝ ਵਿਚ ਕੁਝ ਨਾਂ ਆਇਆਂ । 
ਉਹ ਮਨੁੱਖ ਕਹਿੰਦਾ ਗਿਆ, ''ਸੈਂ' ਤੁਹਾਡੇ ਕਰਕੇ ਹੀ ਅੱਜ ਜਾਹ ਲੈ ਰਿਹਾ ਹਾਂ । ਅੱਜ ਤੁਹਾਡੇ 


ਜਿਰਜਣਾ 87 


ਕਰਕੇ ਮੈ ਇਸ ਧਰਤੀ ਤੇ ਸਾਰੀ ਦੁਨੀਆਂ ਦਾ ਉਪਯੋਗ ਕਰਨ ਯੋਗ ਹੋ ਸਕਿਆ ਹਾਂ । ਡਾਕਟਰ 
ਸਾਹਿਬ, ਮੈ ਆਪਣੇ ਜੀਵਨ ਲਈ ਤੁਹਾਡਾ ਰਿਣੀ ਹਾਂ । ਤੁਸੀ' ਮੇਰੇ ਜੀਵਨ ਦਾਤਾ ਹੋ ।...... 
ਬੋਲੋ, ਜੋ ਬੋਲੌਗੇ, ਮੋ" ਭੁਹਾਡੀ ਸੇਵਾ ਵਾਸਤੇ ਤਿਆਰ ਹਾਂ । ਬਿਨ' ਕਿਸੇ ਸੌਕੋਚ ਤੋ' ਮੈਗੋ, ਮੇਰੇ 
ਕੌਲ ਰੁਪਏ ਦੀ ਕਮੀ ਨਹੀ" ।...... ਇਸ ਵੇਲੇ _ਆਪਣਾ ਸਭ ਕੁਝ ਦੇ ਕੇ ਵੀ ਮੈਂ ਤੁਹਾਡਾ 
ਕੀਤਾ ਦੇ ਨਹੀ` ਸਕਦਾ । ਫੇਰ ਵ) ਜਿਹੜ' ਕੁਝ ਸਰੋਗਾ. ਉਹ ਕਰਨ ਲਈ ਮੇਰਾ ਦਿਲ 
ਵਿਆਕੁਲ ਹੈ । ਡਾਕਟਰ ਸਾਹਿਬ, ਹੁਕਮ ਕਰੋ, ਜਿਹੜਾ ਕਰਝ ਵੀ ਤੁਸੀਂ ਚਾਹੇ ,'” 

ਕੁਝ ਚਿਰ ਪਿਛੋ ਠੀਕ ਹੋਕੇ ਡਾਕਟਰ ਨੇ ਅਰਦਲ) ਵਲ ਮੋਹ ਕਰਕੇ ਰਿਹਾ, ''ਇਹ 
ਕੌਣ ਪਾਗਲ ਆ ਪਹੁੰਚਿਆ ? ਇਸ ਨੂੰ ਬਾਹਰ ਕੱਢ ਦਿਓ ।” 

“ਨ...ਨਾ...'' ਕਹਿਕੇ ਉਸ ਮਨੁੱਖ ਨੇ ਮੁੱਕੇਬਾਜਾਂ ਵਗ ਏਨੇ ਜ਼ੋਰ ਨਾਲ ਮੇਜ਼ ਤੇ 
ਮੁੱਕਾ ਮਾਰਿਆ ਕਿ ਅਰਦਲੀ ਉਥ ਖੜਾ ਹੱਕਾ ਬੱਕਾ ਰਹਿ ਗਿਆ ਤੇ ਅਜੀਬ ਤਰ੍ਹਾਂ ਨਾਲ ਉਸ ਵੱਲ 
ਦੇਖਣ ਲਗਿਆ । 

ਉਸਨੇ ਫਿਰ ਕਹਿਣਾ ਸ਼ੁਰੂ ਕੀਤਾ, ਡਾਕਟਰ ਸ੮ਿਬ, ਤੁਸੀਂ ਮੈਨੂੰ ਪਛਾਣ ਨਹੀ 
ਰਹੇ ? ਮੈ” ਝੂਠ ਨਹੀ" ਬੋਲਦਾ, ਦਰ ਅਸਲ ਤ੍ਰਸੀ` ਮੇਰੇ ਜੀਵਨ-ਰਾਖੋ ਹੋ । ਤੁਸੀ ਹੀ ਮੈਨੂੰ ਮੌਤ 
ਦੇ ਮੂੰਹੋਂ ਕਢਿਆ ਹੈ । ਮੈ" ਉਹੀ ਮਨੁੱਖ ਹਾਂ ਜਿਸਨੂੰ ਤਸੀਂ 'ਨ'ਈਸ' ਭੇਜਿਆ ਸੀ ਤੇ 'ਵਾਟਰ- 
ਕਰੇਸ਼' ਵਰਤਣ ਦੀ ਸਲਾਹ ਦਿਤੀ ਮੇ । ਮੈ“ ਉਹੀ ਅਭਾਗਾ ਹਡੀਆਂ ਦਾ ਪਿੰਜਰ ਹਾਂ ਜਿਸਨੂੰ 
ਤੁਸੀ" ਕਿਹਾ ਸੀ ਕਿ ਦੌਵੇ' ਫੇਫੜ ਬੇਕ'ਰ ਹੋ ਗਏ ਹਨ । ਨਾਈਸ ਵਿਚ 'ਵਾਟਰ ਕਰੇਸ' ਤੇ ਸਿਰਫ 
“ਵਾਟਰ-ਕਰੇਸ਼' ਉਤੇ ਮੈ" ਇੰਨੇ ਦਿਨ ਰਿਹਾ ਹਾਂ । ਸਿੱਟੇ ਵਜੋਂ ਅੱਜ ਮੈਨੂੰ ਤੁਸੀਂ ਇਸ 
ਹਾਲਤ ਵਿਚ ਦੇਖ ਰਹੇ ਹੋ । ਇਹ 7ਭ ਕੁਝ ਤੁਹਾਡੇ ਇਲਾਜ ਦਾ ਹੀ ਨਤੀਜਾ 
ਹੈ । ਵਿਸ਼ਵਾਸ਼ ਨਹੀ” ਨੈ ਤਾਂ ਇਹ ਦੇਖੋ...... ।'" ਇਹ ਕਟਿਕੇ ਉ£ਨੇ ਆਪਣੀ ਛਾਤੀ ਤੇ ਜੋ; 
ਜ਼ੋਰ ਦੀ ਮੁੱਕੇ ਮਾਰਨੇ ਸ਼ੁਰੂ ਕਰ ਦਿਤ । ਉਹਨਾ ਮੁੱਕਿਆਂ ਦੀ ਚੋਟ ਨਲ ਠਿਸੇ ਦੇ ਵੀ ਹੱਡੀਆਂ ਦੇ 
ਜੋੜ ਢਿੱਲੇ ਹੋ ਸਕਦੇ ਸਨ ਪਹ ਉਸਦ) ਖੋਖਰ ਛਾਤੀ ਤੇ ਦਿਵੇ` ਕੋਈ ਅਸਰ ਹੀ ਨਹੀ ਸੀ 
ਹੋਇਆ । 

ਕੁਝ ਪਲ ਡਾਕਟਰ ਸਾਹਿਬ ਹੈਨਾਨ ਰਹੇ । ਫੇਰ ਉਸ ਵਲ ਬੜੇ ਧਿਆਨ ਨਾਲ ਦੇਖ ਕੋ ਇਕ 
ਦਮ ਝੜੇ ਰੋਹਬ ਨਾਲ ਖੜੇ ਹੋਂ ਕੇ ਬੋਲੋ,''ਕੀ ਤਰਸ ਉਹੀ ਕਰੋੜ ਪਤਾਂ...ਹੋ ਜਿਸ ਨੂੰ...... ੬੧ 

"'ਹਂ ਡਾਕਟਰ ਸਾਹਿਕ । ਮੈ" ਉਹੀ...... ਉਹੀ ਹਾਂ ।'' ਉਮਨੇ ਉਚੀ ਅਵਾਜ਼ ਨਾਲ 
ਕਿਹਾ,'“ਕਲ ਹੀ ਮੈ” ਜਹਾਜ਼ ਚੋ“ ਉਤਰਿਆ ਹਾਂ । ਉਤਰਦਿਆਂ ਹੀ ਸਭ ਤੋਂ” ਪਹਿਲਾਂ ਜਾਕੇ ਤੁਹਾਡੀ 
ਇਕ ਆਦਮ ਕੱਦ ਕਾਂਸੀ ਦੀ ਮੂਹਤ) ਬਣ ਉਣ ਦਾ ਆਰਡਰ ਦੇ ਆਇਆ ਹਾਂ । ਤੇ ਹੁਣ ਵੈਸਟ 
ਮਨਿਸਟਰ” ਵਿਚ ਤੁਹਾਡੀ ਸਮਾਧ ਬਣਾਉਣ ਦੀ ਥਾਂ ਦਾ ਪ੍ਬੋਧ ਕਰ ਰਿਹਾ ਹਾਂ ।” 

ਏਨਾ ਕਹਿਕੇ ਉਹ ਤਪਾਕ ਨਾਲ ਇਕ ਵੱਡੇ ਸੋਫੇ ਤੋ ਬੈਠ ਗਿਆ । ਉਸਦੇ ਬੈਠਣ ਨਾਲ 
ਜੋਫੇ ਦੇ ਸਪ੍ਰਿੰਗ ਮਚਮਚਾ ਉਠੇ ਜਿਵੇ ਉਸਦਾ ਭਾਰ ਸਹਿਣ ਵਿਚ ਅਸਮਰਥ ਹੌਣ । 

ਕਝ ਮਿੰਟ ਤਕ ਡਾਕਟਰ ਸਾਹਿਬ ਉਸ ਵੱਲ ਨੀਝ ਲਾ ਕੇ ਦੇਖ ਕੇ ਫਝ ਭਾਲ ਕਟਦੇ ਰਹੇ, ਫੇਰ 
ਸੈਕਟਰੀ ਤੇ ਅਰਦਲੀ ਨੂੰ ਕੁਝ ਕਿਹ । ਉਹ ਦੋਵੇ“ ਬਾਹਰ ਚਲੋ ਗਏ । ਡਾਕਟਰ ਉਸ ਉਪਰੇ 


38 ਜਨੰਜਣ 


ਉਇ 


ਮਨੁੱਖ ਵਲ ਉਦਾਸ, ਗੰਭੀਰ, ਦਿਲ ਨੂੰ ਚੀਹਨ ਵਾਲੇ ਤੇ ਕੁਝ ਪਲਾਂ ਤਕ ਸ਼ਰਾਰਤੀ ਨਜ਼ਰਾਂ ਨਾਲ 
ਦੇਖਦੇ ਰਹੇ ਤੇ ਉਸ ਵੇਲੇ ਰੰਭੀਟ, ਦਿ੍‌ੜ ਚਿਹਰਾ ਬਣਾਉ“ਦਿਆਂ ਉਹਨਾਂ ਨੇ ਓਪਰੇ ਮਨੁਖ ਦੇ 
ਚਿਹਰੇ ਤੇ ਨਜ਼ਰ ਗੱਭਦਿਆਂ ਕਿਹਾ,' ਤੁਹਾਡੇ ਮੱਥੇ ਉਤੇ ਇਕਮੱਖੀ ਬੈਠੀ ਹੈ ਉਸਨੂੰ ਉਡਾ ਦਿਆਂ ?'' 

ਏਨਾ ਕਹਿ ਕੇ ਡਾਕਟਰ ਨੇ ਝੁੱਕ ਕੇ ਆਪਣਾ ਜੇਂਬੀ ਰੀਵਾਲਵਰ ਕਢਿਆ ਤੇ ਦਨਾ ਦਨ 
ਉਪਰੇ ਮਨੁੱਖ ਦੀ ਖੌਪਰੀ ਤੇ ਤਿਨ ਫਾਇਰ ਕੀਤੇ । ਪਲ ਵਿਚ ਹੀ ਵੱਡੀਆਂ ਪਰ ਸਯੋਗ ਮੱਥੇ ਦੀਆਂ 
ਲਕੀਰਾਂ ਖੂਨ ਦੀਆਂ ਤਤੀਰੀਆਂ ਨਾਲ ਤਿਜ ਗਈਆਂ ਤੇ ਉਹ ਮਨ੍ਖ ਉਥੇ ਹੀ ਸੌਫੇ ਤੋਂ ਢੇਰੀ ਹੋ 
ਗਿਆ । ਕੁਝ ਚਿਰ ਉਸਨੇ ਹੱਥ ਪੈਰ ਮਾਰੇ ਤੇ ਖਾਮੌਜ਼ ਹੋਂ ਗਿਆ । ਡਾਕਟਰ ਸਾਹਿਬ ਇਹ ਸਭ ਰੁੱਖ ਭਾਵ 
ਨਾਲ ਦੇਖਦੇ ਫਹੇ । ਉਹਨਾਂ ਦੇ ਚਿਹਰੇ ਉਤੇ ਕਈ ਖਿਆਲੀ ਲਕੀਰਾਂ ਬਣੀਆਂ ਤੇ ਮਿਟੀਆਂ ਪਰ 
ਖਿਆਲੀ ਭਾਵ ਜਾਰੀ ਰਹੇ । ਉਸ ਤੋ" ਪਿਛੋਂ ਉਹਨਾਂ ਨੇ ਆਪਣ' ਸੱਭ ਤੋ ਤੇਜ਼ ਨਸ਼ਤਰਾਂ ਦਾਂ ਚਾਗ੍ਹ 
ਲਿਆ, ਉਸਦਾ ਤਕੜਾ ਕਲੇਜਾ ਚੀਰ ਦਿਤਾ ਤੇ ਫੇਫੜਾ ਕੱਢ ਕੇ ਆਪਣੀ ਮੇਜ਼ ਤੇ ਜਾਂ ਬੈਠੇ 

ਥੋੜੇ ਚਿਰ ਪਿਛੋ“ ਜਦੋ ਦਰੋਗਾ ਡਾਕਟਰ ਨੂੰ ਆਪਣੇ ਨਾਲ ਚਲਣ ਲਈ ਵਾਰੈਟ ਲੰ ਕੈ 
ਆਇਆ, ਉਸ ਵੇਲੋ ਉਹ ਵੱਡਾ ਕਿਟਾਣੂ ਦੇਖਣ ਵਾਲਾਂ ਜੌਤਰ ਲੈ ਕੇ ਖੂਨ ਨਾਲ ਰੈਗਗਿਆ 
ਹੋਇਆ 'ਫੁਸ' ਤੇ 'ਵਾਟਰ ਕਰੇਸ਼” ਦੇ ਅਸਰ ਦੀ ਜਾਂਚ ਤਰ ਰਹੇ ਸਨ । 

ਦਰੋਗੇ ਨੇ ਜਚੋਂ ਉਸਦੇ ਕੋਲ ਆਕੇ ਨਾਲ ਚਲਣੇ ਦੀ ਸਿਫਾਰਸ਼ ਕੀਤੀ ਤਾਂ ਡਾਕਟਰ 
ਨੇ ਉਠ ਡੇ ਖਿਆਲ ਭਰੀਆਂ ਨਜ਼ਰਾਂ ਨਾਲ ਉਸ ਵਲ ਦੇਖਦੇ ਹੋਏ ਕਿਹਾ, ਪਮੈ ਇਸ ਮਨ੍ਖ ਦੀ 
ਹੱਤਿਆ! ਜਾਣ ਬੁੱਝ ਕੇ ਕੀਤੀ ਹੈ ਕਿਉਕਿ ਇਸ ਦਾ ਕਲੋਜਾ ਚੀਰੇ ਬਿਨਾਂ ਇਹ ਪਤਾ ਲਾਉਣਾ 
ਔਖਾ ਹੈ ਕਿ ਬਿਲਕ੍ਰਲ ਖਸਤਾ ਹੋਇਆ ਛੂਤ ਦਾ ਰੋਗੀ ਫੋਫੜਾ ਕਿਵੇ ਮੁੜ ਠੀਕ ਹੋਂ 
ਸਕਦਾ ਹੈ । ਇਸ ਲਈ ਮੌ' ਨਿਰਸੈਕੋਚ ਹੀ ਸਵੀਕਾਰ ਕਰਦਾ ਹਾਂ ਨਿ ਦੁਨੀਆਂ ਹਿਤ ਦੇ ਮਹਾਨ 
ਕਰਤਵ ਦੇ ਸਾਹਮਣੇ ਮੈ' ਸਾਧਾਰਣ ਮਨੁਖ ਨੂੰ ਮਾਰ ਦਿਤਾ ਰੀ 

ਕਹਿਣ ਦੀ ਲੋੜ ਨਹੀ ਕਿ ਡਾਕਟਰ ਹਿੱਲ ਵਿਅਕਤੀਗਤ ਜ਼ਮਾਨਤ ਤੇ ਹਵਾਲਾਤ 
ਚੌ ਰਿਹਾ ਹਨ ਕਿਉਕਿ ਉਹਨਾਂ ਦੀ ਰਿਹਾਈ ਭਲਾਈ ਯੋਗ ਹੈ ...... । ਇਸ ਮੁਕਦਮੇ ਦੀ ਪੇਸ਼ੀ 
ਕਲ੍ਹ ਅਦਾਲਤ ਵਿਚ ਹੋਵੇਗੀ ।ਛੇਤੀ ਹੀ ਸਾਰੇ ਯੌਰਪ ਅਤੇ ਫਿਰ ਸਾਰੀ ਦੁਨੀਆਂ ਵਿਚ ਇਸ 
ਮੁਕਦਮੇ ਦੀ ਧੂਮ ਮਚ ਜਾਏਗੀ । 

ਜਿਥੋ =ਕ ਸਾਡਾ ਵਿਸ਼ਵਾਸ ਹੈ ਇਸ ਮਾਮੂਲੀ ਅਪਰਾਧ ਦੇ ਲਈ ਉਸ ਵੱਡੇ ਮਨੁਖ 
ਹਿਤੈਸ਼ੀ ਡਾਕਟਰ ਹਿੱਲ ਨੂੰ ਨਿਉਗੇਟ ਦੇ ਫਾਂਸੀ ਦੇ ਤਖਤੇ ਉਤੇ !ਲਜਾਣਾ ਨਹੀਂ ਚਾਹੀਦਾ । 
ਕਲ. ਦੇ ਮਨੁਖ ਵਲ ਗੌਤੀਰ ਪ੍ਰੌਮ ਅਤੇ ਉਸਦੇ ਲਈ ਅੱਜ ਦੇ ਇਕ ਮਾਮੂਲੀ ਮਨ੍ਖ ਦੇ ਤੁਛ ਜੀਵਨ 
ਦੀ ਹੱਤਿਆ । ਇਸ ਨੂੰ ਅਪਰ'ਧ ਨਾ ਮੈਨਣ ਵਾਲੋਂ ਦੁਨੀਆਂ ਦੇ ਮਹਾਨ ਸਾਇੰਸਦਾਨ, ਚਾਹੇ ਜਿਸ 
ਤਰਾਂ ਵੀ ਹੌਵੇ, ਡਾਕਟਰ ਹੱਲ ਦੇ ਕੀਮਤੀ ਜੀਵਨ ਨੂੰ ਬਚਾਉਣ ਲਈ ਆਪਣੀ ਵਲੋਂ” ਕੋਈ ਕਸਰ 
ਬਾਕੀ ਨਹੀ' ਛੜਣਗੇ । 

ਪੰਜਾਬੀ ਰੂਪ : ਪੁਰਦਮਨ ਸਿੰਘ ਬੇਦੀ 


ਸਿਰਜਣਾ 89 


ਲੌਮੀ ਕਵਿਤਾ 


80 


ਦੇਵ 
ਜੇਲ ਵਿਚੋਂ ਆਵਾਜ਼ 


ਮੋਰੀ ਪਿਆਰੀ ਪ੍ਰੀਤਮਾਂ -- 

ਚੁੱਪ ਦੇ ਚਿਹਰੇ ਮੋਰੇ ਦੁਆਲੇ ਝੁਰਮਟ ਪਾਈ ਬੈਠੇ ਹਨ 
ਧਰਤੀ ਦੀਆਂ ਹੁਸੀਨ ਪਰੀਆਂ ਦੀਆਂ ਕਹਾਣੀਆਂ ਸੁਣਨ ਲਈ 
ਖਾਲੀ ਢਿੱਡਾਂ ਦੀ ਭੁਖ ਪੂਰਨ ਲਈ 

ਕੈਦਖਾਨੇ ਦੀ ਧੁੰਦਲਾਈ ਰਾਤ ਦੀ ਬੈਰਕ ਵਿਚ 

ਆਹਨੀ ਸੀਖਾਂ ਦੀ ਢੋ ਲਾਈ ਪਿਆ ਹਾਂ--- 

ਮੇਰੇ ਹੱਥ ਨਾਲੋ" ਬਹੁਤ ਉਚੇ ਰੌਸ਼ਨਦਾਨ ਦੀ ਜਾਲੀ ਵਿਚ 
ਚੋਦ ਦੀ ਮਾਂ ਚਰਖੇ ਤੇ 

ਰਿਸ਼ਮਾਂ ਦੀਆਂ ਪੂਣੀਆਂ ਕੱਤ ਰਹੀ ਹੈ 

ਚੋਦ ਪੁੱਤ ਮੇਰੇ ਹੋਠਾਂ ਤੋਂ ਗੀਤ ਸੁਣਨ ਲਈ 

ਬੱਦਲਾਂ ਵਿਚ ਉਸਲਵਟੇ ਲੈ ਰਿਹਾ ਹੈ 

ਮਿੱਲਾਂ ਵਿਚੋ" ਉਡਦੇ ਕੌੜੇ ਧੂਏ' ਨਾਲ ਸੰਘਰਸ਼ ਕਰ ਰਿਹਾ 
ਤੇ ਸੈਤਰੀ ਪਿੱਠ ਪਿਛੇ ਪਹਿਰਾ ਦੇ ਰਿਹਾ 

ਲੌਹੇ ਦੀ ਆਵਾਜ਼-ਬੂਟ ਦੇ ਕਿੱਲਾਂ ਦੀ ਆਵਾਜ 

ਮੋਰੇ ਬੱਚੇ ਦੀਆਂ ਹੱਡੀਆਂ ਦੇ ਭਾਰ ਨਾਲੋ” 

ਪਹਿਰੇਦਾਰ ਦੇ ਭਾਰੇ ਬੂਟ----- 

ਮੋਰੀ ਸਾਥਣ 

ਤੂੰ ਪੁਛਿਆ ਖਾਣ ਨੂੰ ਕੀ ਮਿਲਦਾ ਹੈ 

ਰਾਂਤ ਖਾਣ ਨੂੰ ਮਿਲਦੀ ਹੈ ਪੱਥਰਾਂ ਦੀ ਬੈਕ ਵਿਚ 

ਤੇ ਮੇਰੇ ਲਾਲ ਦੀ ਯ'ਦ ਦਾ ਹੌਕਾ ਭਰਕੇ 

ਸਹਿਮੀ ਪਹਿਰੇ ਲਗੀ ਰਾਤ ਦਾ ਘੁਟ ਪੀ ਲੈ'ਦਾ ਹਾਂ -- 
ਖਰਵੇ ਪੱਥਰ ਦੇ ਥੜੇ ਉਤੇ ਮਰੇ ਚੂਹਿਆਂ ਦੀ ਸੜੇਹਾਣ 'ਜ 
ਸਾਹ ਘੁਟ ਕੇ ਸੌ” ਜਾਂਦਾ ਹਾਂ=- 

ਸਾਡੀ ਅਜ'ਦ ਜ਼ਿੰਦਗੀ ਦੇ ਰੈਗੀਨ ਸੁਪਨਿਆਂ ਅੰਦਰ 

ਮੈ' ਤੈਨੂੰ ਮੇਰੇ ਬੱਚੇ ਦੇ ਭਵਿਸ਼ ੮) ਟੋਦ ਦੀ 

ਨਿਕੀ ਜਿਹੀ ਪਿਆਰੀ ਉੱਗਲੀ ਨੂੰ ਢੂੰਡਣ ਲਗਦਾ ਹਾਂ-- 


ਸਿਰਜਣਾ 


”॥ 


ਉਸ ਦੁਨੀਆਂ ਤੋ” ਦੂਰ ਜਾਂਦਾ ਹਾਂ _ . 
ਜਿਥੇ ਪੌਣ ਨਾਲੋ” ਤੇਜ਼ ਚਲਦੀਆਂ ਮਸ਼ੀਨਾਂ ਦੀ ਖੜਾਕ ਹੁੰਦੀ ਹੈ-- 
ਹਵਾ "ਚ ਘੂਰਦੀਆਂ ਲਹੂ ਪਿਆਸੀਆਂ ਅੱਖਾਂ ਦਾ 
ਜ਼ਿੰਦਗੀ ਦੇ ਹਰ ਪਹਿਰ ਤੇ ਨਜ਼ਰਾਂ ਦਾ ਪਹਿਰਾ ਹੈ-- 
ਪਿਘਲਦੇ ਅਸਪਾਤ ਦੀ ਅੱਖਾਂ ਨੂੰ ਅੰਨ੍ਹਾ ਕਰਦੀ ਲਾਟ 
ਜਿਥੇ ਖੇਤਾਂ ਦੇ ਪੁੱਤ ਕਿਸਨਨਾਂ ਨੂੰ 
ਸਾੜਦੀ ਬੈਨਰ ਧਰਤੀ ਦੀ ਪਥਰੀਲੀ ਹਵਾੜ 
੩ ਕਲਰਕਾਂ ਦੀਆਂ ਭੁਖਾਂ ਚੀਕ ਰਹੀਆਂ 
ਬਦ ਫਾਈਲਾਂ ਵਿਚ ਕੈਦ ਕਿਸਮਤਾਂ ਨੂੰ ਬੋਦੀ ਛੱੜ ਦੇਣ ਲਈ 
ਤੇ ਨੌਗੇ ਇਨਸਾਨ 
ਪਿੰਡਿਆਂ ਤੇ ਸ੍ਰਰਜ ਚਾਨਣ ਦਾ ਲਿਬਾਸ ਪੀਂਦੇ 
ਤੇ ਮਾਨਵਤਾ ਦੀ ਮੁਹਬਤ ਦਾ ਦਾਅਵਾ ਕਰਦੇ ਲੌਕ 
ਚੁੱਪ ਦਪੀਤੇ ਅੱਖਾਂ ਮੁੰਦ ਕੇ ਕੋਲੋ” ਦੀ ਲੰਘ ਜੀ ਚਠੇ . ..:4, ਹਲ 
ਮੋਰੀ ? ੧ਝਣ 
ਮੈ' ਉਜ ਵੇਲੇ ਅਜਿਹੀ ਦਰਨੀਆਂ ਤੋ ਫ'ਰਗ ਹੰਢਾ ਹਾਂ 
ਰਤ ਵੇਲੇ ਮਰੇ ਨੈਣਾਂ ਅੱਗੇ ਰ੍ 
ਸਮੇ ਦੀ ਘੜੀ ਦਾ ਪੈ'ਡੂਲਮ ਨਹੀ' ਹਿੱਲ ਰਿਹਾ ਜ੍ਰੈਦਾ 
ਜ਼ਿੰਦਗੀ ਫ਼ੀ ਵਰਕਸ਼ਾਪ 'ਚ ਲੇਟ ਹੋਣ ਢਾਂ 
ਉਮਰ ਨੂੰ ਖੋਫ ਵੀ ਨਹੀ" ਖਾਂਦਾ 
ਜਿਥੇ ਮਾਲਕ ਮਿਹਨਤ ਦੇ ਜਿਸਮ ਨਾਲੋ 
ਢਾਈ ਸੇਰ ਮਾਸ ਨਹੀਂ' ਮੰਗ ਰਹੇ ਹੁੰਦੇ 
ਤੇ ਮਾਂ ਦੇ ਦੱਧ ਖੁਣ ਗਰਤ ਵਿਚ ਭਵਿਖ ਨਹੀਂ ਸੜਦਾ 
ਜਿਥੇ ਖੇਤਾਂ ਦੀਆਂ ਜਵਾਨ ਹੁਸੀਨ ਕੁੜੀਆਂ 
ਕਪਾਹ ਦੇ ਭ/ਅ ਨਹੀ ਵਿਕਦੀਆਂ-- 
ਮਾਵਾਂ ਦੇ ਹਸਮੁਖ ਪੁੱਤ ਟੈੱਕਾਂ ਦੇ ਰੁੱਖਾਂ ਦੀ ਛਾਵੇ' 
ਜਵਾਨੀ ਨਾਲ ਲਹੂ ਦੀ ਖੋਡ ਨਹ। ਖੇਡਦੇ, 
ਜਿਥੇ ਝੁਰੜੀਆਂ ਪਏ ਬਾਪ 
ਧੀਆਂ ਦੇ ਮਹਿੰਦੀ ਰੌਗੇ ਹੱਥਾਂ ਨੂੰ ਤਕਣ ਲਦੀ 
ਉਮਰਾਂ ਭਰ ਲਈ ਜ੍ਰਝਦੇ ਨਹੀ" ਰਹਿੰਦੇ 
ਸਪੁਤਨਿਕ ਦੀਆਂ ਜੜ੍ਹਾਂ ਨੂੰ ਜਿਥੇ 
ਲਹੂ ਪਨੀਨੇ ਨਲ ਸਿੰਜਣਾ ਨਹੀ` ਪੈਦਾ 
ਐਟਮ ਧੁੜ ਮੌਤ ਨੂੰ ਚੱਖਣੀ ਨਹੀਂ ਪੈਦੀ 
ਹਾਂ ਸੱਜਣੀ 
ਜਿਥੇ ਮੁਹੱਬਤਾਂ ਘਰਾਂ ਦੇ ਅਜਾਦ ਕੈਦ ਖ'ਨਿਆਂ `ਚ 


ਹੋਣ 
ਉਆ ਤਾ 


49 


ਕੈਂਦ ਨਹੀਂ' ਹ੍ਰੰਢੀਆਂ 

ਦਰਵਾਜ਼ਿਆਂ ਦੇ ਕੌਲਿਆਂ ਵਿਚ ਛੁਪੀ ਹੋਈ 

ਉਡੀਕ ਨਹੀ” ਹੁੰਦੀ--- 

ਉਹ ਚਿਹਰੇ ਜੌਂ ਰਾਤ ਦੀ ਕਾਲਖ 'ਚ ਉਘੜਦੇ ਹਨ 
ਜਿਸਮਾਂ ਦੀ ਅੱਗ ਨਲ ਸਿਕਿਆਂ ਦਾ ਵਪਾਰ ਕਰਨ ਲਈ 
ਮੋਰੇ ਸੂਪਨਿਆਂ 'ਚ ਨਹੀ" ਹੁੰਦੇ--- 

ਤੇ ਜਿਥੇ ਧਰਮੀ ਅਸਥਾਨਾਂ ਦੇ ਰੱਬ 

ਅਪਣੀ ਔਲਾਦ ਤੋ ਰਕਤ ਬੂੰਦ ਦ' ਬਲੀਦਾਨ ਨਹੀ" ਮੰਗਦੇ 
“ਹੋਰੀ'' ਵਰਗੇ-ਇਕ ਗੋਦਾਨ ਲਈ 

ਗੌਡੇ ਰਗੜ ਰਗੜਕੇ ਸਮਿਆਂ ਦੀ ਬੇਤਰਸ ਸਰਦਲ ਤੇ ਨਹੀ" ਮਰਦੇ 
ਨਾਂ ਹੀ “ਕਮਾਲ” ਵਰਗੇ 

ਤਲਖੀਆ ਦੀ ਕੁੜਤਣ ਪੀ ਪੀ ਕੈ 

'ਪਵਤਰ ਪਾਂਪੀ'" ਬਣਦੇ ਹਨ 

ਜਾ “ਪਾਰੋ” ਜਿਹੇ ਪੁਸ਼ਪ ਚਿਹਰੇ 

ਉਦਾਸ ਗਮਗੀਨ ਮੁਹਬਤ ਹਾਰੇ “ਦੇਵ ਦਾਸ ਲਈ 
ਕੌਠਿਆਂ ਦੇ ਹਨਿਆਂ ਅੰਦਰ ਨਾਚ ਨਹੀ ਕਰਦੇ 

ਮੋਰੀ ਦਿਲਦਾਰ 

ਮੈ ਕੈਦ ਹਾਂ ਕਾਨੂੰਨ ਦੇ ਲੰਬੇ ਹੱਥਾਂ ਦੀ ਘੁਟਣ ਅੰਦਰ 
ਸੋਚਾਂ ਨੂੰ ਬੇੜੀਆਂ ਤੇ ਸਰੀਏ ਲਾਏ ਗਏ ਹਨ 

ਮੋਰੀਆਂ ਪੁੜਪੁੜੀਆਂ ਤੇ ਰੱਬ ਦੀ ਆਵਾਜ਼ 

ਜੱਜ ਦੀ ਥੋੜੀ ਮੰਦਰ ਦੇ ਟੁਟੇ ਟੱਲ ਵਾਂਗ ਵਜ ਰਹੀ ਹੈ 
ਤੋਂ ਧਰਤੀ ਉਤੇ ਮੇਰੀਆਂ ਉਲਾਂਘਾਂ ਨੂੰ 

ਛੁਟੇਰੇ ਕਦਮ ਬਣਾਇਆ ਗਿਆ ਹੈ-- 

ਕਿਉ”ਕਿ-ਮੋਰੀ ਜ਼ਬਾਨ ਉਤੇ ਅਜ਼ਾਦੀ ਦੇ ਗੀਤ ਨਚੇ ਹਨ 
ਮਜ਼ਦੂਰਾਂ ਦੇ ਹੱਥਾਂ ਵਿਚਲੇ ਗ'ਡਰਾਂ ਨੂੰ ਮੋੜਾ ਦਿਤਾ ਹੈ 
ਮੇਰੇ ਤੇ ਇਲਜ਼ਾਮ ਹੈ 

ਕਿ ਸੈੱ' ਘਮਸਾਨ ਦੇ ਸੂਰਜ ਨੂੰ ਤੋੜਕੇ 

ਧਰਤੀ ਤੇ ਲਿਆਂਦਾ ਹੈ 

ਉਸ ਦੀਆਂ ਬਹੁਤ ਸਾਰੀਆਂ ਕਿਰਣਾਂ 

ਲੌ ਵਹੂਣੇ ਘਰਾਂ ਵਿਚ ਵੰਡੀਆਂ ਹਨ... 

ਚੂਸਰਾ ਇਲਜ਼ਾਮ 

ਕਿ ਸਾਗਰ ਨੂੰ ਨੈਣਾਂ ਦੇ ਛੋਨਿਆਂ 'ਚ ਭਰਕੇ 

ਫਸਲਾਂ ਦੀਆਂ ਕੜੀਆਂ ਦੇ ਤਿਹਾਏ ਬੁਲ੍ਹਾਂ ਨੂੰ ਲਾਇਆ ਹੈ 


ਸਿਰਜਣਾ 


ਸਿਰਜਣਾ 


ਕਿਸਾਨਾਂ ਦੇ ਗੜਕਦੇ ਪਿੰਡਿਆਂ 'ਚੋ 
ਪਸੀਨਾ ਇਕੱਠਾ ਕਰਕੇ 
ਮੈਂ“ ਉਸ ਦੀ ਬਲੈਕ ਮਾਰਕੀਟਿੰਗ ਕੀਤੀ ਹੈ 
“ਕਿਉਕਿ ਉਸ ਵਿਚ ਲੂਣ ਹੂੰਦਾ ਹੈ”” 
ਰਾਣੀ ਮੇਰੇ ਤੋ ਇਲਜ਼ਾਮ ਹੈ 
ਮੈਂ ਅਮਰੀਕਾ ਦੀ ਨੀਗਰੋ ਕਰੜੀ ਦਾ ਸਨੇਹੀ ਤਣਕੇ 
ਨਿਉਬ' ਦੇ ਮਹਿਕ ਭਰੇ ਗੰਨਿਆਂ ਦੇ ਖੇਤਾਂ ਅੰਦਰ 
ਉਸ ਦੇ ਗਲੋ ਵਿਚ ਮੁਹਬਤ ਦੀਆਂ ਬਾਹਾਂ ਪਾਈਆਂ ਹਨ 
ਉਸ ਨੂੰ ਵੀਅਤਨਾਮ ਦੇ ਵੀਰਾਨ ਖੰਡਰਾਂ “ਚ 
ਅੱਗ ਦਾ ਵ।ਹਸ਼ੀਪਨ ਦਾ ਜੈਗਲੀ ਰਕਸ ਦਖਾਇਆ ਹੈ 
ਤੇ ਫਾਸ਼ਿਜ਼ਮ ਦੀਆਂ ਭੱਠੀਆਂ 'ਚੋੱ 
ਉਹਦੇ ਬੱਚੇ ਦੀ ਜਲਦੀ ਖੋਪੜੀ ਤਕਕੇ 
ਨੀਗਰੋ ਮਾਂ ਦੀ ਹਿਕ ਦਾ ਦੁੱਧ ਚੁੰਘਾਇਆ ਹੈ 
ਅਦਨ ਵਿਚ ਉਹਦੇ ਮਰਦੇ ਵੀਰ ਨੰ 
ਆਖਰੀ ਵਾਰ ਮਲਾਇਆ ਹੈ-- 
ਕੂ ਕਲਕਸਕਲਾਂ ਦੇ ਯਸੂ ਦੀ ਸੂਲੀ ਨਾਲ ਜਲਾਏ 
ਘਰਾਂ ਦੀ ਅੱਗ ਨੂੰ ਮੈ ਬੁਝਾਇਆ ਹੈ 
ਪ੍ਰਏ 
ਮੇਰੇ ਉਤੇ ਆਖਰੀ ਅਤੇ ਸਭ ਤੋ' ਵੱਡਾ ਅਲਜ਼ਾਮ ਹੈ 
ਕਵੀ ਹੋਣ ਦਾ 
ਕਵੀ ਹੌਕੇ ਮੈ" ਦੁਨੀਆਂ ਦੇ ਬੋਝ ਨੂੰ ਆਪਣੇ ਮੋਢਿਆਂ ਤੇ ਚੁਕਿਆ ਹੈ 
ਧਰਤੀ ਦੀਆਂ ਮਾਵਾਂ ਧੀਆਂ 
ਬਚਿਆਂ ਪੁੱਤਾਂ ਦੇ ਹੰਝੂ ਚੁਗ ਚੁਗਕ 
ਕਲਮ ਦੀ ਕ੍ਰੱਖ ਚੋ 
ਕਵਿਤਾ ਜੋੜੀ ਹੈ--- 
ਮੈ" ਭਗੌੜਾ ਕਰਾਰ ਵੀ ਕੀਤਾ ਗਿਆ 
ਇਸ ਲਈ ਕਿ ਜ਼ਮਾਨੇ ਦੇ ਹਾਲਾਤ ਨੂੰ ਜਜ਼ਬਾਤਾਂ ਭਾਵਨਾਵਾਂ ਦੇ 
ਝਰੋਖੇ ਵਿਚ ਵੇਖਦਾ ਰਿਹ' ਹਾਂ 
ਲਿਖਦ' ਰਿਹਾ ਹਾਂ--- 
ਤੇ ਫਾਂਸੀ ਦੇ ਤਖਤੇ ਤੇ ਖਲੋ ਕੇ ਵ) 
“ਜਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ /ਦਲ ਮੋ' ਹੈ' 
ਗਾਉ'ਦਾ ਰਿਹਾ ਹਾਂ-- 

ਦਾ 


48 


ਹਰਕੇਵਲ ਸਿੰਘ ਕੇਵਲ 


ਇਕ ਕਵਿਤਾ 


ਆ ਮੋਰੀ ਸੱਜਣੀ ਅੱਜ ਕੋਈ 
ਐਸੀ ਸਹਣੀ ਇਕ ਗੱਲ ਕਰੀਏ 
ਜੋ ਕਿਸੇ ਨੂੰ ਚੰਗੀ ਲੱਗੇ 

ਜੋ ਕਿਸੇ ਨੂੰ ਪਿਆਰੀ ਲੱਗੇ ! 


ਤੂੰ ਵੀ ਸੋਚੇ' ਮੈ ਵੀ ਸੋਚਾਂ 
ਕਿਹੜੀ ਗੱਲ ਨੂੰ ਤੂੰ ਪਈ ਲੋਚੇ' 


ਕਿਹੜੀ ਗੱਲ ਨੂੰ ਮੈਂ ਪਿਆ ਲੌਚਾਂ 
ਤ੍ਰੰ ਵੀ ਚੁਪ ਏ' ਮੈ" ਵੀ ਚੁਪ ਹਾ 


ਜੋ ਕਿਸੇ ਨੂੰ ਚੰਗੀ ਲਗੇ 


ਕਿਸੇ ਨੂੰ ਪਿਆਰੀ ਲੱਗੇ ! 


੨ 


ਨੈਣ ਤੇਰੇ ਕੁਝ ਆਖ ਰਹ ਨੇ 
ਸ਼ਾਇਦ ਕਹਿੰਦੇ ਸੁਣ ` ਹਾਣੀ 
ਛੱਡ ਏਸ ਦੁਨੀਆਂ ਦੀਆਂ ਗੱਲਾਂ 
ਆ ਛੋਹੀਏ ਇਕ ਪ੍ਰੀਤ ਕਹਾਣੀ 
ਚਾ ਕੁਆਰੇ, ਪ੍ਰੀਤ ਕੁਆਰੀ 
ਧੜਕਣ ਮੇਰੀ ਸਹਿਕ ਰਹੀ ਹੈ 
ਮੈ ਜਾਣਾ ਕਿ ਤੂੰ ਇਕ ਭੌਟ 
ਤੂੰ ਜਾਣੇ (ਕ ਮੈ" ਇਕ ਫੁਰੱਲ ਹਾਂ 
ਤੇਰੀ ਇਕ ਚੁੰਮਣ ਦੀ ਖਾਤਰ 
ਪੱਤੀ ਪੱਤੀ ਮਹਿਕ ਟਹੀ ਹੈ, 
ਮਨ ਮਦਰ ਦੇ ਕਲਸ ਦੇ ਉਤੇ 
ਆਮਦ ਤੇਰੀ ਸੂਰਜ ਵਾਂਗੂ 


ਸਿਰਜਣਾ 


ਰੋਮ ਰੋਮ ਮੋਰਾ ਖਿੜ ਜਾਂਦਾ 


ਦੁਪਹਿਰ ਖਿੜੀ ਜਿਉ' ਟਹਿਕ ਰਹੀ ਹੈ 


ਮੈਂ ਇਕ ਕੱਚੀ ਵੇਲ ਵੇ ਲੋਚਾਂ 
ਸਪਰਸ਼ ਵਿਹੂਣੀ ਹੀ ਨਾ ਸੁੱਕ ਜਾਂ 
ਲੈ ਚੱਲ ਮੈਨੂੰ ਵੱਲ ਆਕਾਸ਼ਾਂ 
ਹਿਕੜੀ ਮੋਟੀ ਫਹਿਕ ਰਹੀ ਹੈ ! 


ਸੂਟ ਪਰਾਂ ਇਸ ਜੱਗ ੮)ਆਂ ਗੱਲਾਂ 
ਅ' ਬਹੀਏ ਹੁਣ ਕੋਲੋ ਕੌਲ 

ਅਹ ਵੇਖ ਜਿਵੇ" ਡੁਬਦਾ ਸੂਰਜ 
ਪੱਤਣੀ ਕੇਸਰ ਘੋਲ ਰਿਹਾ ਹੈ 
ਆ ਆਪਾਂ ਵੀ ਇਕ ਦੂਜੇ ਵਿਚ 
ਮਹਿਕ ਪ੍ਰੀਤ ਦੀ ਦਈਏ ਘੋਲ 
ਹੌਰ ਨਹੀ' ਕੁਝ ਕਹਿਣ ਦੀ ਹਿੰਮਤ 
ਹੋਰ ਨਾ ਬੋਲ!” ਤੂੰ ਕੋਈ ਬੋਲ 


ਹੇ ਸੱਜਣੀ ਪਰ ਤੂੰ ਨਾ ਜਾਣੇ 

ਇਹ ਕਿੱਸੇ ਨੇ ਬਹੁਤ ਪੁਰਾਣੇ 
ਸ਼ਾਇਦ ਕੁਦਟਤ ਜੇਡ ਪੁਰਾਣੇ 

ਸ਼ ਇਦ ਇਸ ਤੋ" ਵੀ ਵੱਧ ਪੁਰਾਣੇ 
ਹੇ ਸੱਜਣੀ ਪਰ ਤੁੰ ਨਾ ਜਾਣੇ ! 
ਮੈ" ਸਮਝਦਾ ਤੂੰ ਕੀ ਸੋਚੇ” 
ਕਿਹੜੀ ਗੱਲ ਨੂੰ ਤ੍ਰੰ ਪਈ ਲੋਚੇ” 
ਕਿਸੇ ਸੋਹਣੀ ਰਤ ਦ) ਚੁੱਪ ਵਿਚ 
ਮਸਤ ਬਸਰੀ ਦੀ ਧੁੰਨ ਉਪਰ 
ਅਪਣਾ ਆਪ ਲੁਟਾਣਾ ਲੋਚ` 


44 


ਕਿਸੇ ਭ੍ਰਫ਼ਾਨੀ ਰਾਤ ਦੇ ਐਦਰ 
ਇਸ਼ਕ ਝਨਾਂ ਨੂੰ ਤਰਨ ਦੀ ਖ਼ਾਤਰ 
ਕੱਚੇ ਹਿੱਕ ਨਾਲ ਲਾਣਾ ਲੋਚੇ" 
ਕਿਸੇ ਡਾਚੀ ਦਾ ਖੁਰਾ ਭਾਲਦੀ 
ਅੰਗਿਆਰਾਂ ਦੇ ਤਪਦੇ ਥਲ ਵਿਚ 
ਚੁੱਪ ਚਾਪ ਸੜ ਜਾਣਾ ਲੋਚੇ' ! 


ਐਗਾਂ ਦੇ ਨਾਲ ਔਗ ਵਟਾ ਕੇ 
ਇਸ਼ਕ ਕਦੇ ਨਾ ਪੂਟਾ ਹੋਵ 

ਪਤ ਫਿਰ ਵੀ ਤੂੰ ਕਰਨਾ ਲੌਚੇ” 
ਅਪਣੀ ਹਵਸ ਪੂਰਤੀ ਖਾਤਰ 
ਐਮਿਰਿਤ ਕਹਿਕੇ ਜ਼ਹਿਰ ਪਿਆਲਾ 
ਬੁਲ੍ਹਾਂ ਉਪਰ ਧਰਨ' ਲੋਚੇ” ! 

ਕਾਮ ਇਸ਼ਕ ਦ' ਕੋਈ ਨਾਤਾ ਨਹੀ” 
ਕਾਮ ਤਾਂ ਬੱਸ ਇਕ ਜਿਣਸੀ ਭੁਖ ਹੈ 
ਜਿਸ ਭੁਖ ਦਾ ਬਹੁਤਾ ਦੂਖ ਹੈ 
ਇਸ਼ਕ ਜਿਵੇ” ਸੂਰਜ ਦੀ ਧੁਪ ਹੈ 


ਜਿਸ ਵਿਚ ਨਿੱਘ ਹੈ ਜਿਸ ਵਿਚ ਸੁਖ ਹੈ 


ਕਾਮ ਤਿੱਤਲੀ ਦੀ ਗੱਲ ਛੱਡ ਕੇ 
ਇਸ਼ਕ ਬ!ਹਮੌਡ ਦ ਗੱਲ ੨ਹੰ,ਏ 
ਜਿਸ ਅਖੋਡ ਦੇ ਅਸੀ' ਖੋਡ ਹਾ 
ਉਸ ਅਖੰਡ ਦੀ ਹੀ ਗੱਲ ਕਰੀਏ 
ਜਿਉਂ ਸੂਰਜ ਹੈ ਸਭ ਲਈ ਸਾਂਝਾ 
ਚੈਨ ਚਾਨਣੀ ਸਭ ਲਈ ਇਕੋ 
ਧਰਤੀ ਕਿਉ” ਨਹੀ ਸਭ ਦੀ ਸਾਂਝੀ 
ਆ ਕਿ ਇਸ ਵੰਡ ਦੀ ਗੱਲ ਕਹਾਏ 
ਧਰਮ ਅਧਟਮ ਦੀ ਕਥਾ ਨੂੰ ਫ਼ੌਹੀਏ 
“ਏਕ ਨੂਰ ਤੇ ਦਭ ਜੱਗ ਉਪਜਿਆ? 
ਕਹਿਕੇ ਨੂਰ ਦੀਆਂ ਪਾਵੇ ਵੰਡੀਆਂ 
ਦੇਸ ਪਾਖੋਡ ਦੀ ਗੁੱਲ ਕੀਏ ! 


ਆ ਤੈਨੂੰ ਕੁਝ ਹੋਰ ਵਖਾਵਾਂ 
ਔਹ ਵੇਖ ਇਕ ਮੁਠ ਹੱਡੀਆਂ ਦੀ 


ਰੱਕੜ ਹੋਈ ਧਰਤੀ ਵੇ ਸੈਗ 
ਨਿਰ ਆਹਾਰ ਕਿਵੇ” ਜੂਝ ਰਹੀ ਹੈ 
ਜਿਰ ਤੇ ਸੂਰਮ ਕੜਕ ਰਿਹਾ ਹੈ 
ਧੋਰਾਂ 'ਚ ਧਰਤੀ ਅੱਗ ਉਗਲਦੀ 
ਦੋ ਪੱਥਰਾਂ ਵਿਚਕਾਰ ਦਲੀ'ਦੀ 
ਆਂਦਰ ਆਂਦਰ ਬੋਲ ਰਹੀ ਹੈ 

ਹੇ ਮਾਂ, ਹੇ ਧਰਤੀ ਮਾਤ! 

ਸੁਣਿਆ ਹੈ ਕਿ ਮਾਂ ਲਈ ਹ੍ੰਦੀ 
ਯਕਜਾਂ ਸਭ ਅਪਣੀ ਸੈਤਾਨ 

ਮੈ ਵੀ ਤੇਰ' ਇਕ ਪੁੱਤ ਹ 

ਕਦਮ ਹੀਨ ਨਹੀ" ਕਰਮਾਂ ਦੇ ਸੈਗ 
ਹ=ਦਮ ਤੇਰੇ ਸੋਗ ਹਹਾਂ 

ਤੇਰੀ ਖਾਤਰ ਨਿਟਜਿੰਦ ਤਨ ਤੋਂ 
ਲੱਖਾਂ ਦਖੜੇ ਨਿਤ ਜਰਾਂ 

ਇਕ ਇਕ ਕਤਰਾ ਰੱਤ ਨਚੌੜ ਕੇਂ 
ਨਿਤ ਮੈ ਤੇਰੀ ਮ'ਗ ਭਰਾਂ 

ਫਿਰ ਵੀ ਨਾ ਅਹਿਯਾਨ ਜਤਾਵਾਂ 
ਨਾ ਫੁਝ ਤੈਥੋਂ ਮਗ ਕਰਾਂ 

ਪਰ ਮਘਣ ਲਈ ਜੋ ਐਗ ਮੈਗਦੀ 
ਉਸ ਭੱਠੀ ਦਾ ਦੱਸ ਕੀ ਕਰਾਂ 

ਹੇ ਮਾਂ, 

ਮੈ ਨਹੀ ਚਾਹੁੰਦਾ ਵਿਹਲੜ ਹੋਕੇ 
ਤੇਰੇ ਲਈ ਇਕ ਭਾਰ ਬਣਾਂ 

ਮੇਰੀ ਰੱਤ ਵੀ ਤੇਰੀ ਰੱਤ ਵੀ 

ਜੇ ਕੋਈ ਚੂਸੇ ਕਿੰਜ ਜਰਾਂ 

ਜੀ ਕਰਦਾ ਹੈ ਬਣ ਕੇ ਜਵਾਲਾ 
ਇਕੋ ਵਾਰ ਹੀ ਭੜਕ ਪਵਾਂ 

ਜਿਸ ਨਜ਼ਾਮ ਨੇ ਪਾਈਆਂ ਵੈਡੀਆਂ 
ਅੱਜੇ ਹੀ “ਭ ਸਾੜ ਦਿਆਂ ! 

ਸਭ ਕੁਝ ਤੱਕੇ' ਪਰ ਨਾਂ ਬੋਲੋ' 
ਤਾਂ ਫਿਰ ਮੈ ਹੀ ਆਖ ਲਵਾਂ 
ਜਿਸ ਮਾਂ ਦੀ ਸੰਤ'ਨ ਵੇਖਣ ਨੂੰ 
ਵੱਖੋ ਵੱ੩ਟ) ਅੱਖ ਹੈ 


ਸਿਰਜਣਾ 


ਤੂੰ ਹੀ ਦੱਸ ਅਜਿਹੀ ਮਾਂ ਨੂੰ 
ਮਾਂ ਕਹਾਉਣ ਦਾ ਕੀਕਣ ਹੱਕ ਹੈ 


ਹੇ ਸੱਜਣੀ, 

ਉਧਰ ਵੀ ਤਕ ਲੈ 

ਔਹ ਕੁਝ ਨਿਕੇ ਨਿਕੇ ਬਾਲ 
ਕਿਰਮਾਂ ਵਾਂਗੂ ਪਏ ਰੀ'ਗਦੇ 

ਲਥ ਪਥ ਹੋ ਧੁੱਦਲ ਦੇ ਨਾਲ 
ਦੇਸ਼ ਮੇਰੇ ਦਾ ਇਹ ਮੁਸਤਕਬਿਲ 
ਕੌਮ ਮੈਰੀ ਦੇ ਇਹ ਲਾਲ 

ਤੂੰ ਹੀ ਦੱਸ ਕਿ ਕਿਸ ਕੀਤਾ ਹੈ 
ਅੱਜ ਇਹ ਇਹਨਾਂ ਦਾ ਹਾਲ 
ਕਿਸ ਪੱਥਰ ਪਟਕ' ਕੇ ਮਾਰੇ 
ਧਰਤੀ 'ਤੇ ਬਿਜੜੇ ਦੇ ਬੋਟ 

ਕਿਸ ਬੇਦਰਦੀ ਨੇ ਖੋਹੀ ਇਹਨਾਂ- 
ਦੀ ਚੌਹ ਕੱਖ਼ਾਂ ਦੀ ਓਟ 

ਦਾਣੇ ਦਾਣੇ ਲਈ ਭਟਕਦੀ 

ਦਰ ਦਰ ਤੇ ਇਹਨਾਂ ਦੀ ਮਾਂ 
ਇਹਨਾਂ ਹਥੋ" ਰੋਟੀ ਖੋਹ ਕੇ 

ਖਾਈ ਜਾਵਣ ਕਾਲੇ ਕਾਂ 


ਗਲ ਕਰੀਏ ਉਨ੍ਹਾਂ ਹੱਥਾਂ ਦੀ 
ਅਜ਼ਲਾਂ ਤੋ ਜੋ ਪਥਰ ਕ੍ਰੱਟ ਰਹੇ 
ਫਿਰ ਵੀ ਰੁਕਣ ਦਾ ਨ! ਨਾ ਲੈਦੇ 
ਐਡ ਟਹੇ ਚਹੇ ਫ਼ਟ ਟਹੇ ਨੇ 

ਉਹ ਹੱਥ ਜਿਨ੍ਹਾਂ ਪਥਰਾਂ ਵਿਚੋ 
ਸਿਰਜੇ ਨੇ ਲੱਖਾਂ ਭਗਵਾਨ 

ਚਾਹੇ ਰੱਬ ਦੇ ਸਿਰਜਣਹਾਰੇ 

ਫਿਰ ਵ ਤਾਂ ਭੁਖੇ ਮਰ ਜਾਣ 


ਇਹ ਬ੍ਰਹਮਾਂ, ਇਹ ਵਿਸ਼ਨੂ, ਸ਼ਿਵ ਜੀ 


ਮਹਾਂ ਦੇਵ ਇਹ ਮਹਾਂ ਕਾਲੀ ਹੈ 
ਲਕਸ਼ਮੀ, ਦੁਰਗਾ, ਐਬੇ ਮਈਆਂ 


%6 


ਦੁਨੀਆਂ ਜਿਸ ਦੀ ਮਤਵਾਲੀ ਹੈ । 

ਕਿਰਤ ਕਲਾ ਸਿਰਜੇ, ਤੇ ਕਲਾ 

ਪੱਥਰਾਂ ਦੇ ਭਗਵਾਨਾਂ ਨੂੰ 

ਜੋ ਕਿ ਰੋਟੀ ਦੇ ਨਹੀ" ਸਕਦੇ 

ਅੱਜ ਭੁਖੇ ਇਨਸਾਨਾਂ ਨੂੰ 

ਭੁਖੇ ਤਕ ਕੇ ਅਪਣੇ ਕਾਦਰ 

ਕੀ ਇਹਨਾਂ ਦਾ ਦਿਲ ਨਹੀ ਘਟਦਾ 
ਫਟਣ ਜਦ ਇਹਨਾਂ ਹੱਥਾਂ ਦੇ ਛਾਲੇ 

ਕੀ ਰੱਥ ਦਾ ਸੀਨਾ ਨਹੀ ਫਟਢਾ ਆ 
ਜੇ ਨਹੀ ਫਟਦਾ ਤਾਂ ਫਿਰ ਸੱਜਣੀ 
ਆਖੋ ਇਹਨਾਂ ਭਗਵਾਨਾਂ ਨੂੰ 

ਕਿ ਦੱਥਰਾਂ ਦੇ ਭਗਵਾਨਾਂ ਦੀ 

ਲੌੜ ਨਹੀ ਇਨਸਾਨਾਂ ਨੂੰ 

ਥਾਂ ਇਹਨਾਂ ਦੀ ਦਿਲਾਂ ਦੇ ਵਿਚ ਨਹੀ' 

ਥਾਂ ਇਹਨਾਂ ਦੀ ਪੁੱਥਰਾਂ ਸੰਗ ਹੈ 

ਅੱਜ ਕਲਾ ਹੈ ਸਮੇ" ਦੀ ਰਾਣੀ 

ਅੱਜ ਠਲਾ ਦੀ ਇਹੋ ਮੋਗ ਹੈ -< 
ਐ ਦੁਨੀਆਂ ਦੇ ਭੋਲੇ ਲੋਕੋ 

ਇਹਨਾਂ ਨੂੰ ਨਾ 'ਰੱਬ ਠਹੋ । 

ਪੱਥਰ ਨੇ ਤੇ ਪੱਥਰਾਂ ਦੇ ਸੈਗ 

ਇਹ ਕਿਧਰੇ ਦੁੱਬ ਦਵੇਂ 

ਇਹ ਹੈ ਇਸ਼ਕ ਮੇਰ! ਹੇ ਸਜੱਣੀ 

ਆ ਅੱਜ ਇਸ ਦੀ ਹੀ ਗੱਲ ਕਰੀਏ 

ਮੈ ਸਮਝਦਾਂ ਇਹ ਹੀ ਗੱਲ ਹੈ 

ਸ਼ਾਇਦ ਕਿਸੇ ਨੂੰ ਚੰਗੀ ਲਗੇ ॥ 
ਸ਼ ਇਦ ਕਿਸੇ ਨੂੰ ਪਿਆਰੀ ਲਗੇ । 


ਆ ਮੇਰੀ ਸੱਜਣੀ, ਅੱਜ ਆਪਾਂ 
ਐਸੀ ਕੋਈ ਗੱਲ ਕਰੀਏ 

ਜੋ ਕਿਸੇ ਨੂੰ ਚੈਗੀ ਲਗੇ 

ਜੋ ਕਿਸੇ ਨੂੰ ਪਿਆਰੀ ਲਗੇ । 


ਛਪਣਰਹਤ ਪੁਸਤਕ“ ਪੱਥਰ ਦੇ ਫੁਲ” ਵਿਚੋ, 


ਸਿਰਜਣਾ 


-ਸੈਕਸਿਮ ਗੋਰਕੀ 


੮ ਮੈਕਸਿਮ ਗੋਰਤੀ ਦੀ ਜਨਮ ਸ਼ਤਾਬਦੀ ਵਿਆਪਕ ਉਤਸ਼ਾਹ ਤੇ ਪਸੈਨਤਾ ਨਾਲ 28 
ਮਾਰਚ ਨੂੰ ਸੈਜਾਰ ਭਰ ਵਿਜ ਮਨਾਈ ਗਈ ਹੈ । 


ਸੋਵੀਅਤ ਯੂਨੀਅਨ ਦਾ ਮਹਾਨ ਸਪੁੱਤਰ ਗੋਰਕੀ ਸਾਹਿਤ ਵਿਚ ਨਵੇ” ਜੁਗ ਦਾ ਏਲਚੀ 

ਸੀ । ਉਸਨੇ ਪ੍ਰੰਜੀਵਾਦ ਦੇ ਗਰਭ ਚੋ” ਉਤਪੈਨ ਹੁੰਦ) ਕਿਰਤੀ ਸ਼ਰੈਣ! ਨੂੰ ਯਥਾਰਥਕ ਤੇ ਵਿਗਿਆਨਕ 

ਦ੍ਰਿਸ਼ਟੀ ਤੋ ਪਹਲੀ ਵਾਰ ਸਾਹਿਤ ਵਿਚ ਉਜਾਗਰ _ਕੀਤਾ। ਉਸਦੇ ਸ਼ਾਹਕਾਰ 'ਮਾਂ” ਨੇ ਕਰੋੜਾਂ 

ਹੀ ਲੋਕਾਂ ਨੂੰ ਨਵਾਂ ਸੰਦੇਸ਼ ਤੇ ਨਵਾਂ ਸੁਹਜ ਸੁਆਦ ਦਿੱਤਾ । ਉਸਨੇ ਨਾ ਕੇਵਲ ਸੋਵੀਅਤ ਯੂਨੀਅਨ 

ਵਿਚ ਸਮਾਜਵਾਦੀ ਯਥਰਥਵ'ਦ ਦੀ ਨੀ'ਹ ਰੱਖੀ ਸਗੋ“ ਸੰਸਾਰ ਭਰ ਦੇ ਪ੍ਰਗਤਿਵਾਦੀ ਲੇਖਕਾਂ ਨੂੰ 

-ਸੰਗਠਤ ਕਰਨ _ਦਾ ਮਹਾਨ ਉਪਰ'ਲਾ ੨)ਤਾ । ਹੌਰਨਾਂ ਦੇਸਾਂ ਵਾਂਗ ਭਾਰਤ ਦੀ ਪ੍ਗਤਿਵਾਦੀ 
`ਸਾਹਿੱਤਕ ਲਹਿਰ ਵੀ ਮੈਕਸਿਮ ਗੋਰਕੀ ਦੀ ਅਤਿਅੰਤ ਰਿਣੀ ਹੈ । 


ਗੋਰਕੀ ਕਿਰਤੀ ਸ਼ਰੈਣੀ ਚੋਂ ਉਭਰਿਆ ਮਹਾਨ ਸਾਹਿਤਕਾਰ ਹੈ । ਉਸਦੀ ਲਿਖਤ 
ਕਲਾ ਕੌਸ਼ਲ ਅਥਵਾ ਬੋਧਿਕ ਕ੍ਰਾਂਤੀਸ਼ੀਲਤਾ ਦੀ ਉਤਮ ਉਦਾਹਰਨ ਹੈ । ਆਉਣ ਵਾਲੇ ਲੰਮੇ 
ਸਮੇ ਤਕ ਸੰਸਾਰ ਭਰ ਦੇ ਮਾਨਵ ਹਿਤੈਸ਼ੀ, ਕ੍ਰਾਂਤੀਕਾਰੀ ਸਾਹਿਤਕਾਰਾਂ ਲਈ ਗੋਰਕੀ ਦਿਕ ਚਾਨਣ 
ਮੁਨਾਰਾ ਬਣਿਆ ਰਹੇਗਾ । 

ਅਸੀ ਗੋਰਕੀ ਦੀ ਅਮਰ ਯਾਦ ਨੂੰ ਸ਼ਰਧਾਂਜਲੀ ਅਰਪਤ ਕਰਦੇ ਹਾਂ 1 


ਜਿਜਜਣਾ 17 


ਸ਼ਤਾਬਦੀ ਸ਼ਰਧਾਂਜਲੀ 


ਨਰਿਦਰ. ਕ. ਜੋਸ਼ੀ 


ਮੈਕਸਿਮ ਗੋਰਕੀ 


98 ਮਾਰਚ 1908 ਨੂੰ ਸਾਤੇ ਸੈਸਾਰ ਵਿਚ ਮੈਕਸਿਮ ਗੋਰਕੀ ਦੀ ਜਨਮ ਸ਼ਤਾਬਦੀ 
ਮਨਾਈ ਗਈ ਹੈ । ਗੋਰਕੀ ਕਿਸੇ ਪ੍ਰਵੇਸ਼ਕਾ ਦਾ ਮੁਥਾਜ ਨਹੀ ਉਹ ਸਰਮ'ਏਦਾਰੀ ਸਮਾਜ,ਸਭਿਆਚਾਰ 
ਅਤੇ ਅਖੌਤੀ ਸਰਮਾਏਦਾਰੀ ਮਾਨਵਵ'ਦ ਦੇ ਤਿੱਖੇ-ਆਲੌਚਕ ਵਜੋ ਜਾਣਿਆ ਜਾਂਦਾ ਹੈ । ਉਸਦਾ 
ਸਾਰਾ ਜੀਵਨ ਸਾਹਿਤ-ਮਿਰਜਣ' ਅਤੇ ਸਮੇ" ਦੇ ਸਭਿਆਚ'ਰ ਦਾ ਵਿਸ਼ਲੇਸ਼ਣ ਕਰਨ ਵਿਚ 
ਗੁਜ਼ਰਿਆ । ਢਹਿ ਢੇਹੀ ਹੋ ਰਿਹਾ ਸਾਮਰਾਜੀ ਤੇ ਸਰਮਾਏਦਾਰੀ-ਸਭਿਆਚਾਰ ਉਸਦੀ ਟੀਕਾ 
ਟਿਪਣੀ ਦਾ ਨਿਸ਼ਾਨਾ ਰਿਹ । ਉਸਨੇ ਦਸਿਆ ਤਿ ਟਿਸ ਸਭਿਆਚ'ਰ ਦੀਆਂ ਨੀਹਾਂ ਕਿੰਨੀਆਂ 
ਖੋਖਲੀਆਂ ਹਨ ਅਤੇ ਇਸਦ' ਅਖੌਤੀ ਮਾਨਵਵਾਦ ਇਕ ਢਕੌ'ਸਲਾ ਹੈ । ਇਸਦੇ ਨਾਲ ਹੀ ਉਸਨੇ 


ਕਾਮਿਆਂ ਅਤੇ ਇਨਕਲਾਬੀ ਲੌਕਾਂ ਲਈ ਸਾ/ਹਤਕ-ਪ੍ਰਣਾਲੀ ਦੀ ਬਿਨਿਆਦ ਰੱਖੀ । ਉਸਦੇ ਆਪਣੇ _ 


ਕਲਾਮਈ ਅਤੇ ਸਾਹਿਤਕ ਅਮਲ ਨੇ, ਸਮਾਜਵਾਦੀ ਯਥ'ਰਥਵਾਦ ਨੂੰ ਅਪਨਾਉਣ ਲਈ ਅਜਿਹਾ 
ਆਧਾਰ ਬਣ'ਇਆ' ਕਿ ਅਗ'ਹਵੇਧੂ ਅਤੇ ਕਾਮਾ-ਸ਼ਰੇਣੀ ਦੇ ਨੌਜਵਾਨ ਲਿਖਾਰੀਆਂ ਦੀਆਂ ਆਉਣ 
ਵ'ਲੀਆਂ ਪੀੜ੍ਹੋਆਂ ਲਈ ਇਕ ਪ੍ਰਣਾਲੀ ਬਣ ਸਕੇ । 

ਕਾਮਿਆਂ ਦਾ ਇਹ ਮਹਾਨ ਕਲ'ਕਾਰ ਨਿਝਨੀ ਨਵਕੋਰੋਡ ਵਿਚ ਇਕ ਤਰਖਾਣ ਦੇ ਘਰ 
ਪੈਦਾ ਹੋਇਆ । ਉਸਦਾ ਬਚਪਨ ਬੇਹੱਦ ਗਰੀਬੀ ਤੇ ਕੈਗਾਲੀ ਵਿਚ ਬੀਤਿਆ । ਉਸਨੇਇਕ ਤੋ ਮਗਰੋ' 
ਦੂਜੇ ਕਈ ਕੰਮਾਂ ਤੇ ਹੱਥ ਅਜ਼ਮਾਇਆ । ਇਸ ਤਰ੍ਹਾਂ ਭਟਕਦਿਆਂ ਹੀ ਉਸਨੇ ਆਪਣੇ ਆਪ ਹੀ 
ਲਿਖਣਾ ਪੜ੍ਹਣਾ ਸਿਖਿਆ । 

1892 ਵਿਚ ਉਸਦੀ ਪਹਿਲੀ ਕਹਾਣੀ 'ਮਕਾਰਚਧ੍ੂਰ' ਇਕ ਰਸਾਲੇ ਵਿਚ ਛਪੀ, ਜਿਸਨੂੰ 
ਕੋਰੋਲੈ'ਕੋ ਨੇ ਬੜਾ ਸਲਾਹਿਆ । ਉਸ ਤੋ' ਪਿਛੋ” ਉਹ ਲਗਾਤਾਰ ਕਹਾਣੀਆਂ ਤੇ ਨਾਵਲ ਲਿਖਦਾ 
ਰਿਹਾ। 

ਗੋਰਕੀ ਦੇ ਮਹਾਨ ਰੂਸ ਲੇਖਕ ਚੈਖੋਵ ਤੇ ਨਾਟਕ ਨਿਰਦੇਸ਼ਕ ਸਟਾਨੀਸਲਾਵਸਕੀ ਨਾਲ 
ਗੂੜ੍ਹੇ ਸੰਬੈਧ ਸਨ । ਉਸਨੇ ਕਈ ਨਾਟਕ ਲਿਖੇ, ਜਿਹਨਾਂ ਵਿਚੋਂ ਦੋ 'ਮਾਸਕੋ ਆਰਟ ਥੇਟਰ” ਵਿਚ 
ਖੋਡੇ ਗਏ । “'ਲੋਇਰ ਡੈਪਥਸ' 'ਪੈਟੀ ਬ੍ਰਜ਼ਅ ' ਤੇ “ ਸਿੰਪਲ ਫੌਕ' ਬਹੁਤ ਸਫਲ ਡਰਾਮੇ _ਸਨ । 

ਗੋਰਕੀ ਨੇ ਆਪਣੇ ਨਾਵਲਾਂ ਅਤੇ ਕਹਾਣੀਆਂ ਵਿਚ ਰੂਲੀ ਜਨਤਾ ਦੇ ਜੀਵਨ ਨੂੰ ਉਹਨਾਂ 
ਦੀਆਂ ਆਪਣੀਆਂ ਨਜ਼ਰਾਂ ਵਿਚ ਦਰਸਾਇਆ । 1906 ਦੇ ਨਾਕਮ ਰਹੇ ਇਨਕਲਾਬ ਬ'ਰੇ ਉਸਦਾ 
“ਮਾਂ, ਦੁਨੀਆਂ ਭਰ ਵਿਚ ਪ੍ਰਸਿੱਧ ਹੈ । “ਅ'ਰਤ ਆਨੋਵ ਭਰ'' ਨਾਵਲ ਰਾਹੀ" ਉਸਨੇ ਰਸ ਵਿਚ 
ਸਮਾਜਵਾਦ ਦੀ ਉਸਾਰੀ ਦਾ ਪੂਰਾ ਨਕਸ਼ਾ ਪੇਸ਼ ਕੀਤਾ ਹੈ । 


48 ਸਿਰਜਣਾ 


੬ ਹੈ 


ਗੋਰਕੀ ਨੇ ਸਾਹਿਤਕ ਆਲੌਚਨ, ਸਫਰਨਾਮੋ ਤੇ ਲੌਖ ਤੇ ਪੈੱਫਲੋਟ ਲਿਖੋ, ਜਿਨ੍ਹਾਂ ਰਾਹੀ 
ਦਸਨ ਸਮਾਜ ਦੀਆਂ ਅਗਾਂਹ ਵਧੂ ਸ਼ਕਤੀਆਂ ਦਾ ਸਥ ਦਿਤਾ ਤੇ ਪਰੋਲਤਾਰੀਅ! ਦੇ ਆਦਰਸ਼ਾਂ 
ਤੋ ਰਚਨਾਤਮਕ ਮਾਨਵਵਾਦ ਦੀ ਵਿਆਖਿਆ ਕੀਤੀ । 
ਗੋਰਕੀ ਨੇ ਰ੍ਰਸੀ ਸਹਿਤ ਦੀ ਮਹਾਨ ਅਗਾਂਹਵਧੂ ਤੇ ਯਥਾਰਥਵਾਦੀ ਪਰੈਪਰਾ ਤੋ ਪਰੇਰਨਾ 
ਲੈ ਕੇ ਕਾਮਿਆਂ, ਕਿਸਾਨਾਂ ਅਤੇ ਕਿਰਤੀਆਂ ਲਈ ਨਵਾਂ ਸਾਹਿਤ ਉਸਾਰਿਆ । 
ਗੋਰਕੀ ਪੇਵਲ ਇਕ ਲਿਖ'ਰੀ ਹੀ ਨਹੀਂ ਸੀ ਸਗੋ” ਉਸਨੇ ਰੂਸੀ ਕਾਮਿਆਂ ਦੀ ਇਨ- 
< ਲਹਿਰ ਵਿਚ ਭਾਰੀ ਹਿੱਸਾ ਪਾਇਆ ਅਤੇ ਜ਼ਾਰ ਦੀ ਤਾਨਾਸ਼ਾਹੀ ਦੇ ਤਸ਼ੱਦਦ ਦਾ ਕਈ 
ਵਾਰ ਸ਼ਿਕਾਰ ਹੋਇਆ । ਉਸ ਦੀਆਂ ਕਈ ਲਿਖਤਾਂ ਸੈੱਸਰ ਹੁੰਦੀਆਂ ਰਹੀਆਂ।ਅਕਤੂਬਰ ਇਨਕਲਾਬ 
ਤੋਂ ਬਾਅਦ ਗੌਰਕੀ ਕਾਮਿਆਂ ਲਈ ਨਵਾਂ ਸਭਿਆਚਾਰ ਉਸਾਰਨ ਵਿਚ ਜੁੱਟ ਗਿਆ । ਉਸਨੇ ਰੂਸੀ 
, ਲਿਖਾਰੀਆਂ, ਕਲਾਕਾਰਾਂ ਤੇ ਸਭਿਆਚਾਰਕ ਕਾਮਿਆਂ ਨੂੰ ਲਾਮਬੈਦ ਕੀਤਾ ਤ' ਜੁ ਉਸਰ ਰਹੇ ਸਮਾਜ- 
ਵਿਚ ਆਪਣਾ ਪੂਰਾ ਹਿੱਸਾ ਪਾ ਸਕਣੇ । 1932 ਵਿਚ ਉਸ ਦੀਆਂ ਕੋਸ਼ਸ਼' ਨਾਲ ਰੂਸੀ ਲਿਖਾਰੀਆਂ 
ਦੀ ਪਹਿਲੀ ਕੌਮੀ ਕਾਨਫਰੈਜ ਹੋਈ । ਇਸ ਕਾਨਫਰੋਂਸ ਨੇ ਰੂਸੀ ਲੇਖਕ _ਅਤੇ ਕਲਾਕਾਰਾਂ ਨੂੰ ਉਸਾਰੂ 
ਸੇਧ ਦਿਤੀ । 
ਮਨੁਖਤਾ ਤੇ ਕਾਮਿਆਂ ਦਾ ਇਹ ਮਹਾਨ ਲਿਖਾਰੀ 1486 (ਵਚ ਸਦਾ ਲਈ ਵਿਛੋੜਾ ਦੇ 
(ਗਿਆ ਪਰ ਉਸ ਦਾਂਆਂ ਰਚਨਾਵਾਂ ਦੁਨੀਆਂ ਭਰ ਦੇ ਕਿਰਤੀ ਲੋਕਾਂ ਦੇ ਦਿਲਾਂ ਵਿਚ ਜਿਥੇ ਉਸਨੂੰ 
- ਸਦਾ ਲਈ ਉਚ' ਸਥ'ਨ ਦਈ ੦ਖਣੇਗੀਆ, ਉਥੇ ਉਹ ਉਹਨਾਂ ਨੂੰ ਸਦਾ ਹੀ ਇਨਕਲਾਬੀ ਜਜ਼ਬਿਆਂ 
ਨਾਲ ਭਰਦੀਆਂ ਰਹਿਣਗੀਆਂ । 


ਸਿਰਜਣਾ 


ਇਲੀਆ ਅਹਿਰਨਬਰਗ 
ਮਨੁਖਤਾ ਦਾ ਸਾਹਿੱਤਕਾਰ 


ਮਨੁੱਖ ਨੂੰ ਇਤਿਹਾਸ ਦੀ ਸੂਝ ਅਵਸ਼ ਹੌਣੀ ਚਾਹੀਦੀ ਹੈ...... ਚੁਪ ਦੀ ਇਕ ਘੜ, 
ਵਿਚ ਪਹਾੜੀ ਦੀ ਟੀਸੀ ਤੌਂ ਤੱਕੇ ਇਕ ਦਿ੍‌ਸ਼ ਵਾਂਗ ! ਮੈ" ਜਦੋਂ ਵੀ ਗੋਰਤੀ ਨੂੰ ਮਿਲਿਆ, ਮੈਨੂੰ 
ਇਤਿਹਾਸ ਦੀ ਹੱਦ ਦਾ ਅਨੁਭਵ ਹੋਇਆ । ਉਹ ਇਕ ਸਾਦ-ਮੁਰਾਦਾ, ਦਿਲਚਸਪ ਗੱਲਾਂ ਕਰਨ 
ਵਾਲਾ ਆਦਮੀ ਸੀ । ਉਸਦੀ ਹਰ ਵਿਸ਼ੇਸ਼ਤਾ _ਇਕ ਜਜ਼ਬੇ ਵਿਚੋ, ਸੰਘਰਸ਼ ਵਿਚੋ, ਜੀਵਨ 
ਵਿਚੋਂ, ਜਨਮ ਲੈ'ਦੀ ਸੀ ਅਤੇ ਉਹ ਸਾਧਾਰਨ ਜਿਹੇ ਕਮਰ ਨੂੰ ਇਕ ਅਜਿਹਾ ਪਿੜ ਬਣਾ ਦੇ'ਦਾ 
ਜਿਥੇ ਸਦੀਆਂ ਗੁਥਮ-ਗੁੱਥਾ ਹੋ ਰਹੀਆਂ ਹੁੰਦੀਆਂ । ਉਸਨੇ ਸ ਨੂੰ ਆਪਣੇ ਜੁਗ ਤੇ ਆਪਣੇ ਆਪ 
ਨੂੰ ਆਪਣੀਆਂ ਸੰ-ਨਾਂ ਦੀ ਨਜ਼ਰ ਨਾਲ ਵੇਖਣ ਦੇ ਯੋਗ ਬਣਾਇਆ । 

ਇਹ ਉਹ ਸਮਾਂ ਸੀ ਜਦੋ' ਸੋਵੀਮਤ ਸਾਹਿਤ ਹਾਲੇ ਆਪਣੇ ਪੈਰਾਂ ਤੇ ਖਲੋ ਹੀ ਰਿਹਾ 
ਸੀ। ਅਸੀ ਲਿਖਣ ਤੇ ਪੜ੍ਹਨ ਦੀ ਜਾਚ ਸਿਖ ਫੇਰੇ ਸਾਂ । ਅਸੀਂ ਸਮਝਦੇ ਸਾਂ ਕਿ ਮਨੁੱਖਤਾ ਨੇ 
ਅਲਫ-ਬੇ ਤੋ` ਹੀ ਆਹੋਭ ਕੀਤ' ਹੈ । ਗੋਰਕੀ ਸਡੇ ਕੋਲ ਮਹਾਨ ਰੂਜੀ ਸਹਿਤ ਦੇ ਇਕ ਦੂਤ 
ਵਾਂਗ ਆਇਆ । ਉਹ ਹਸ ਹਸ ਗੱਲਾਂ ਕਰਦਾ ਤੇ ਆਪਣੀਆ ਮੁੱਛਾਂ ਤੇ ਹੱਥ ਫੇਰਦਾ : ਅਸੀ” 
ਬੱਚੇ ਸਾਂ । ਉਸਨੇ ਸਾਨੂੰ ਯਾਦ ਦਵਾਇਆ ਕਿ ਅਸੀ ਯਤੀਮ, ਸਾਕ ਸੈਥੋਧੀਆਾਂ ਤੋ ਵਾਂਝੇ ਹੋਏ 
ਨਹੀਂ” ਸਾਂ । ਉਹਦੇ ਲਈ ਤਾਲਸਤਾਏ ਜਾਂ ਚੌਖੌਵ ਕਲ'ਸਕੀ ਸ'ਹਿਤਕਾਰ ਨਹੀਂ ਸਨ, ਸਗੋ” 
ਸਮਾਕਾਲੀ ਸਨ, ਜੀਊਦੇ ਜਗਦੇ ਸਾਥੀ ਸਨ । ਉਹ ਉਹਨਾਂ ਨੂੰ ਮਿਲਿਆ ਸੀ, ਉਹਨਾਂ ਨਾਲ 
ਹਾਸਾ-ਠੱਠਾ ਕੀਤਾ ਸੀ । ਉਹ ਉਤਰ=-ਅਧਿਕਾਰ ਦਾ ਕੌਲ-ਇਕਰਾਂਰ ਸੀ-ਅਸੀ” ਜੀਉ'ਦੇ 
ਜਾਗਦੇ ਗੋਰਕੀ ਨੂੰ ਜਾਣਦੇ ਸਾਂ । ਉਹ ਮੁਰਦਿਆਂ ਦਾ ਭਗਤ ਨਹੀਂ ਸੀ । ਉਸ ਨੇ ਸਾਨੂੰ ਕੰਮ 
ਜਾਰੀ ਰਖਣ ਦਾ ਹੀ ਨਹੀ, ਸਗੋ" ਨਵੇ" ਸਿਰਿਉ” ਸ਼ੁਰੂ ਕਰਨ ਦਾ ਸੱਦਾ ਦਿੱਤਾ । ਉਸਨੂੰ ਆਪਣੇ 
ਆਰੰਭ _ਦਾ-ਸਾਹਿਤਕ-ਚਿੱਟ-ਕੱਪੜੀਆਂ, ਅਧੋਗਤੀ ਵਲ ਜਾਂਦਿਆਂ ਤੇ ਨਕਲਚੂਆਂ ਦੀ ਅੰਨ੍ਹੀ 
ਦੁਸ਼ਮਣੀ ਦਾ-ਚੇਤ' ਸੀ । 

ਉਸ ਦੀ ਉਚ ਦਰਜੇ ਦੀ ਸਜੀਵਤਾ ਤੇ ਜੀਵਨ ਪ੍ਰਤੀ ਲਗਨ ਅਚੰਭਾਦਾਇਕ ਸੀ । 
ਸਾਲਾਂ-ਬੱਧੀ ਉਸਨੇ ਮੌਤ ਨਾਲ ਘੋਲ ਕੀਤਾ । ਉਹ ਇਕ ਬਲਵਾਨ _ਗਠੱਲ ਰੁਖ ਵਾਂਗ ਸੀ ਜਿਹੜਾ 
ਸਭ ਮੁਸ਼ਕਲਾਂ ਦੇ ਬਾਵਜੂਦ ਵਧਿਆ ਫੁਲਿਆ ਹੋਵੇ, ਉਸਨੂੰ ਰੁੱਖਾਂ ਨਾਲ ਪਿਆਰ ਸੀ । ਉਸਨੂੰ 
ਬੱਚਿਆਂ ਨਾਲ ਪਿਆਰ ਸੀ । ਉਹ ਲੋਕਾਂ ਨੂੰ, ਉਹਨ ਦੇ ਜਜ਼ਬਿਆਂ ਨੰ ਨੂੰ, ਉਹਨਾਂ ਦੇ ਨਿੱਜੀ 
ਗੁਣਾਂ ਔਗੁਣਾਂ ਨੂੰ, ਉਹਨਾਂ ਦੇ ਡੂੰਘੇ ਮਤ ਭੇਦਾਂ ਨੂੰ ਅਤੇ ਲੋਕਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ 
ਵਾਲੀ ਚੀਜ਼-ਮਾਨਵ-ਹਿੱਤ ਨੂੰ ਪਿਆਰ ਕਰਦਾਂ ਸੀ । 


50 ਜਿਜਜ਼=ਾ 


ਇਕ ਜਮਾਂਦਰੂ ਕਵੀ ਹੋਣ ਦੇ ਨਾਤੇ, ਉਹ ਸਾਡਾ ਉਸਤ'ਦ ਬਣਿਆ ਦਿਸ ਨਈ ਨਹੀ” 
ਕਿ ਉਸਨੂੰ ਝਾੜਨ ਡਾਂਟਣ ਦਾ ਸ਼ੌਕ ਸੀ, ਸਗੋ ਇਸ ਲਦੀ ਕਿ ਉਸ ਨੂੰ ਭੰਵਖ ਨਾਲ 
ਪਿਆਰ ਸੀ । 


੨ 


ਬੇਹੂਦਾ ਅਤਿਆਚਾਰ ਨੂੰ ਉਹ ਹੋਰ ਹਰ ਚੀਜ਼ ਨਾਲੋ' ਨਫਰਤ ਕਰਦ ਸੀ । /ਜ਼ੰਦਗੀ 
੧ ਨੇ ਉਸ ਦਾ ਜੀਵਨ ਭਰ, ਉਮਰ ਦੇ ਆਖਰੀ ਸਾਲਾਂ ਵਿਚ ਵੀ, ਕੋਈ ਲਿਹਾਜ਼ ਨ' ਕੀਤਾ । ਉਹ 
ਕੇਵਲ ਰੂਸੀ ਸਾਹਿਤਕਾਰ ਹੀ ਨਹੀ” ਸੀ, ਤਹ ਮਨੁੱਖਤ' ਦਾ ਸਹਿਤਕਾਰ ਸੀ । ਉਸ ਨੇ ਫਾਸ਼ਿਜ਼ਮ 
ਦੇ ਬੇਹੂਦਾ ਅਤਿਆਚਾਰ ਨੂੰ ਹਾਰਦਿਆਂ ਵੇਖਿਆ ਸੀ । ਉਹ ਇਟਲ) ਦੇ ਮਜ਼ਦੂਰਾਂ ਦੀ 
ਸੂਟਮਗਤੀ, ਇਟਲੀ ਦੇ ਕਿਸਾਨਾਂ ਦੀ ਸ'ਦਗੀ ਤੇ ਸੁ!ਹਰਦਤ' ਤੋਂ ਜ ਣੂੰ ਸੀ । ਆਪਣੀ ਮੌਤ ਤੱ 
ਥੋੜ੍ਹਾ ਚਿਰ ਹੀ ਪਹਿਲਾਂ, _ਉ। ਨੇ ਇਟਲੀ ਦੀ ਜੈਗ ਬਾਰੇ ਕੁਝ 
ਸਤਰਾਂ ਲਿਖੀਆਂ ਜਿਨ੍ਹਾਂ ਨੂੰ ਪੜ੍ਹਕੇ, ਜੇ ਕਿਸੇ ਨੂੰ ਜਰ ਇਟਲੀ ਨਾਲ ਮੁਹੱਬਤ ਹੈ, ਲੂੰ ਕੰਡੇ ਖੜੇ 
ਹੋ ਜਾਂਦੇ ਹਨ । ਉਹ ਜਰਮਨੀ ਦੇ ਸਭਿਅ ਚਾਰ ਦ _ਕਦਰਦਾਨ ਸੀ । ਉਸਨੇ ਉਹਨਾਂ ਲੋਕਾਂ ਬਾਰ 
ਜਿਨ੍ਹਾਂ ਨੇ ਦੇਸ਼ ਨੂੰ ਸ਼ਤਮਿੰਦਗੀ ਦੀ ਗਾਰ ਵਿਚ -ਸਟਿਆ', ਬੜੇ ਦਤਦ ਤੇ ਗੁੱਸੇ ਨਾਲ ਲਿਖਿਆਂ । 
ਰੱ ਕੁਝ ਹੌਰ ਸੋਵੀਅਤ ਲੋਖਕਾਂ ਨਾਨ ਮੈ ਗੋਰਕੀ ਦੇ ਕਠ ਸ' ਜਦੋ ਇਕ ਛੀ'ਟਕੀ ।ਜਹੀ ਚੀਨ) 
` ਇਸਤਰੀ ਨੇ ਉਸਨੂੰ ਦਸਿਆ : ''ਮੇਰੇ ਸਾਥੀ ਵੀ ਰਾ ਨੂੰ ਦੇਖਣ ਦਾ ਸੁਪਨਾ ਲੰ'ਦੇ ਸਨ । 
ਉਹਨਾਂ ਨੂੰ ਜੀਉ'ਦਿਆਂ ਹੀ ਦੱਬ ਦਿੱਤਾ ਗਿਆ...... ”! ਗੋਰਕੀ ਦੇ ਅਥਤੂ ਵਹਿ ਤੁਰੇ । ਅਸੀ” 
ਉਹ ਅਥਰੂ ਕਦੇ ਨਹੀਂ ਭੁਲ ਸਕਾਂਗੇ । ਉਹ ਮੌਗ ਸਮ ਸਨ ਕਿ ਅਸੀ` ਬਹਾਦਰ ਬਣੀਣੇ । 
ਚੀਨੀ ਤੇ ਠੀਗਰੋ, ਪੋਲ ਤੇ ਪੁਰਤਗਾਲੀ ਸਭ ਉਸ ਨੂੰ ਪਿਆਰ ਕਰਦੇ ਸਨ । ਉਸ 
ਦੀਆਂ ਕਿਤਾਬਾਂ ਲਕ ਕੇ ਪੜ੍ਹੀਆਂ ਜਾਂਦੀਆਂ : ਉਹਨਾਂ ਨੇ ਜਿਹਲ ਵਿਚ ਇਕ ਨਿੱਕੀ ਜਿਹੀ 
ਖਿੜਕੀ ਬਣਾਈ ਹੋਈ ਸੀ । ਸਾਏਬੇਰੀਅਨ ਛਾਪੇਮਾਰ ਤੇ ਆਮਟਰੇਲੀਅ' ਦੇ ਸੂਰਮੇ, ਦੋਵੇ" ਹੀ 
-₹ ਉਹਦੇ ਨਾਂ ਦੀ ਭਸਮ ਖਾਂਦੇ ਮਨ । ਉਹ ਧਰਤੀ ਦੀ ਹਰ ਝੁੱਗੀ ਵਿਚ ਆਪਣੇ ਘਰ ਵਾਂਗ ਰਹਿ 
ਸਕਦਾ ਸੀ । ਜਦੋ ਅਖਬਾਰਾਂ ਵਿਚ ਉਸ ਦੀ ਬੀਮਾਰੀ ਦੀ ਖਬਰ ਛਪੀ, ਲੌਕ ਮਾੜੇ ਦੂਤ'ਵਾਸਾਂ 
ਵਿਚ, ਮਜ਼ਦੂਰਾਂ ਦੀਆਂ ਅਖਬਾਰਾਂ ਦੇ ਸੰਪਾਦਕੀ ਦਫਤਰਾਂ ਵਿਚ, ਮਜ਼ਦੂਰ ਕਲੱਤਾ ਵਿਚ ਇਕ 
ਦਰਦ-ਭਿਨਾ ਸਵਾਲ ਲੈ ਕੇ ਆਏ : ਉਸ ਦਾ ਹਾਲ ਕੀ ਹੈ £'' 
ਅਸੀ“ ਸਭ ਜਾਣਦੇ ਹਾਂ ਕਿ ਗੋਰਤੀ ਨੇ 'ਮੇਰਾ ਬਚਪਨ””, “ਮੇਰੇ ਵਿਸ਼ਵ-ਵਿਦਿਆਲੇ”” 
ਅਤੇ ''ਤਾਲਸਤਾਏ''-ਕਮਾਲ ਦੀਆਂ ਪੁਸਤ”' ਲਿਖੀਆਂ । ਤਹ ਸਮਕਾਲੀਆਂ ਦੇ ਵਿਚਾਰ -ਵਿਵਾਦ 
ਤੋਂ ਉਪਰ ਹਨ । ਨਾ ਹੀ ਕਦੇ ਅਸੀ ਉਹਨਾਂ ਹਰੋੜਾਂ ਲੋਕਾਂ ਨੂੰ ਭੁਲ ਸਕਦੇ ਹਾਂ ਜਿਨ੍ਹਾਂ ਲਈ 'ਮਾ” 
ਵਜਦੇ ਢੌਲਾਂ ਦੀ ਮੂਕ ਆਵਾਜ਼ ਸੀ । ਇਸ ਨੂੰ ਪੜ੍ਹ” ਤੋਂ ਪਿਛੋਂ ਉਹਨਾਂ ਆਪਣੀ ਜਾਂ ਜ਼ਿੱਦਗੀਆਂ 
ਦਾ ਕੈਦਾਂ, ਜੈਗਲਿਆਂ ਤੋਂ ਫਾਂਸੀਆਂ ਨਾਲ ਵਟਾਂਦਤਾ ਕੀਤਾ । ਹੁਣ ਜਦੋ" ਸਾਨੂੰ ਦਿਆ ਜਾਂਦਾ ਹੈ 


ਸਿਰਜਣਾ 61 


ਕਿ ਸਚੀ ਕਲਾ ਸੰਘਰਸ਼ ਤੋ“ ਬਾਹਰ ਹ੍ਰੰਦੀ ਹੈ ਅਸੀ“ ਇਕੋ ਸ਼ਬਦ ਨਾਲ ਉਤਰ ਦੇ'ਢੇ ਹਾਂ : 
“ਗੋਰਕੀ” । 

ਉਸ ਦੀ ਮੌੜ ਅਜੀਬ ਸਮੇ“ ਹੋਈ ਅਤੇ ਇਤਿਹਾਸਕਾਰ ਮਿਤੀਆਂ ਦੀ ਇਸ ਗੰਢ ਨੂੰ ਆਸਾਨੀ 
ਨਾਲ ਅੱਖੋਂ ਪਰੋ ਨਹੀ" ਕਰ ਸਕਦੇ । ਉਸ ਦੀ ਮੌਤ ਦਾ ਬੁਲਟਿਨ ਉਸ ?ਦਨ ਛਪਿਆ “ਜਸ ਦਿਨ 
ਸੰਵਿਧਾਨ ਪ੍ਰਕਾਸ਼ਤ ਹੋਇਆ ਸੀ । ਉਹ ਇਕ ਨਵੇਂ" ਜੁਗ ਦੇ ਆਰੰਭ ਤੱਕ 'ਜ਼ਿੰਦਾ ਰਿਹ : ਜਿਨ੍ਹਾਂ 
ਚੀਜ਼ਾਂ ਦਾ ਉਸ ਸੁਪਨਾ ਲਿਆ ਤੇ ਜਿਨ੍ਹਾਂ ਲਈ ਉਹ ਜੂਝਿਆ ਸੀ ਉਹ ਸਾਕ'ਰ ਹੋਈਆਂ; ਉਹ 
ਇਮਾਰਤਾਂ ਦੇ ਪਿੰਜਰਾਂ ਤੋਂ ਵਸਦੇ ਘਰਾਂ ਵਿਚ ਪ੍ਰਫੁਲਤ ਹੋਈਆਂ । ਉਹ ਉਸ ਦਿਨ ਤੱਕ ਜੀਊ”ਦਾ 
ਰਿਹਾਂ ਜਦੋ ਯੂਰਪ ਦੀ ਰਾਤ ਨੂੰ ਦਰਾੜ ਆ ਗਈ, ਜਦੋ“ ਗਾਲੋਸ਼ੀਆ ਦੇ ਮਾਹੀਗੀਰਾਂ ਦੇ ਪਿੰਡਾਂ ਤੇ 
ਵੇਲਜ਼ ਦੀਆਂ ਕਾਲੀਆਂ ਪਹਾੜੀਆਂ ਤੇ ਲਾਲ ਝੰਡੇ ਲਹਿਰੇ । ਇਤਿਹਾਸ ਦੇ ਪੈਨੋ ਸਦਾ ਹੀ ਕਾਗਜ਼ 
ਦੇ ਪਤਰੇ ਨਹੀਂ ਹੁੰਦੇ । ਕਈ ਵਾਰ ਉਹ ਧਾਤ ਦੇ ਪਤਰੇ ਵੀ ਹੁੰਦੇ ਹਨ । ਟੈਲੀਫੋਨ ਦੀਆਂ ਤਾਰਾਂ 
ਰਾਹੀ” ਹਜ਼ਾਰਾਂ ਕਿਲੋਮੀਟਰ ਦੂਰ ਤੱਕ ਇਹ ਦੁਖਦਾਈ ਸ਼ਬਦ ਪਚਾਏ ਗਏ _: ਅਲੈਕਸੀ 
ਮੋਕਸੀਮੋ ਵਿਚ ਚਲ ਵਸਿਆ...... ।'` ਇਤਿਹਾਸ ਦਾ ਇਕ ਪੰਨਾ ਉਲਟ ਗਿਆ । 


62 ਸਿਰਜਣਾ 


<< 
, 


ਟ. ਰ. ਵਿਨੋਦ 


ਗੋਰਕ) ਅਤੇ ਲੈਨਿਨ 


ਜਦੋਂ“ ਸਮਾਜਿਕ ਉਸਾਰੀ ਵਿਚ ਇਕ ਸ਼੍ਰੇਣੀ ਦਾ ਰੋਲ ਖਤਮ ਹੋ ਜਾਂਦਾ ਹੈ ਅਤੇ ਦੂਜੀ 
ਸ਼ੰਣੀ ਉਸਦੀ ਥਾਂ ਲੰਣ ਲਈ ਇਤਿਹਾਸਿਕ ਏਜੈਡੇ ਤੇ ਆ ਜਾਂਦੀ ਹੈ ਤਾਂ ਆਪਣਾ ਰੋਲ ਖਤਸ਼ 
ਕਰ ਚੁੱਕੀ ਸ਼ਾਸਕ ਸ਼੍ਰ ਣੀ ਆਪਣੀ ਹੋਦ ਬਣਾਈ ਰੱਖਣ ਲਈ ਅਨੇਕ ਭਾਂਤ ਦੇ ਹੱਥ-ਕੰਡੇ ਵਰਤਦੀ 
ਹੈ । ਕ੍ਰਾਂਤੀਕਾਰੀ ਸ਼੍ਰ:ਣੀ ਵਿਰੁੱਧ ਪ੍ਰਤੱਖ ਭਾਂਤ ਹਿੰਸਾਤਮਕ ਕਾਨਵਾਈਆਂ ਕਰਨ ਤੱ" ਛੁੱਟ ਵਿਚਾਰ- 
ਧਾਰਕ ਖੇਤਰ ਵਿਚ ਵ) ਇਹ ਸ੍ਰ ਣੀ ਗਲਤ ਤਿਸਮ ਦੇ ਪਿਛਾਂਹ ਖਿੱਰੁ ਵਿਦਾਰਾਂ ਦਾ ਪ੍ਰਸਾਰ ਕਰਦੀ 
ਹੈ। ਸਮਾਜਿਕ ਉਸਾਰੀ ਦੇ ਵਿ“ਤਹ'ਸਿਕ ਸੱਚ ਨੂੰ ਵਿਗਾੜਕੇ, ਮਚ'ਈ ਦੇ ਮੁੱਖ ਅੰਗ ਦੀ ਥਾਂ ਤੇ 
ਗੌਣ ਅੰਗ ਨੂੰ ਅੱਗੇ ਲਿਆਕੇ ਅਥਵਾ ਸਚਾਈ ਦੀ ਥਾਂ ਤੇ ਨਿਰੋਲ ਮਨ-ਘੜਤ ਗੱਲਾਂ ਕਰਕੇ ਇਸ 
ਜ੍ਰੰਣੀ ਦੇ ਪਿਛਲਗ ਵਿਚਾਰਵਾਨ ਇਸ ਸ਼੍ਰਣੀ ਪ੍ਰੱਤ ਆਪਣੀ ਵਫਾਦਾਰੀ. ਦਾ ਸਬੂਤ ਦਿੰਦੇ ਹਨ 
ਅਤੇ ਆਪਣੀਆਂ ਪੈਟੀ-ਬ੍ਰਜੁਆ ਖਾਹਸ਼ਾਂ ਪੂਰੀਆਂ ਕਰਦੇ ਹਨ । ਪਿਛੇ ਜੇਹੇ ਇਸ ਮਹੀਨੇ ਦੀ 
ਦੌ ਤਾਰੀਖ ਨੂੰ ਜਜਬੀਰ ਸਿੰਘ ਆਹਲੂਵਾਲੀਆ ਦਾ 'ਮਾਰਕਸਿਜ਼ਮ ਅਤੇ ਗੋਰਕੀ” ਦੇ ਸਿਰਲੇਖ 
ਹੇਠਾਂ 'ਟਿਬਿਯੂਨ' ਵਿਚ ਇਕ ਪੱਤਤ ਛਪਿਆ ਜਿਸ ਵਿਚ ਪ੍ਰਯੋਗਵਾਦ ਦੇ ਤੇ ਅਜ ਕਲ੍ਹ 
ਆਧੁਨਿਕਤ' ਦੇ ਸਮਰਥਕ (ਪ੍ਰਵਰਤਕ ਬਿਲਕੁਲ ਨਹੀਂ) ਲੇਖਕ ਨੇ ਲੈਨਿਨ ਦੇ ਗੌਰਕੀ ਨੂੰ 
ਲਿਖੇ ਇਕ ਪੱਤਰ ਦ' ਹਵਾਲਾ ਦੇ ਕੇ ਲੈਨਿਨ ਅਤੇ ਗੋਰਕੀ ਦੌਹਾਂ ਦੇ ਸਾਹਿਤ ਬਾਰੇ ਵਿਚਾਰਾਂ ਨੂੰ 
ਵਿਗਾੜਕੇ ਪੇਸ਼ ਕੀਤਾ ਹੈ ਅਤੇ ਇਉ” ਕਿਰਤੀ-ਸ਼੍ਰੰਣੀ ਦੇ ਇਨ੍ਹਾਂ ਦੋ ਮਹਾਨ ਆਗੂਆਂ ਨੂੰ ਕਿਰਤੀ 
ਸ਼ੁੰਣੀ ਡੋਂ“ ਖੋਹਣ ਦਾ ਯਤਨ ਕੀਤਾ ਹੈ । ਜਿੱਥੋਂ ਤਕ ਇਸ 'ਮਹਾਨ ਵਿਦਵਾਨ' ਦੁਆਰਾ 
ਪ੍ਰਯੋਗਵਾਦ ਅਤੇ ਆਧੁਨਿਨਤਾ ਦੇ ਜਮਰਥਨ ਦਾ ਸੁਆਲ ਹੈ, ਵਿਹ ਗੱਲ ਭਲੀ ਭਾਂਤ ਸਪਸ਼ਟ ਹੈ 
ਕਿ ਇਸਦ! ਵਿਚਾਰਧਾਰਾ ਪਛਮ ਦੀ ਢਹਿ ਰਹੀ ਸਰਮਾਏਦਾਰੀ ਦੇ ਸੁੱਕ ਚੁੱਕੇ ਬੂਟੇ ਨੂੰ ਪੰਜਾਬੀ 
ਸਾਹਿਤ ਦੀ ਬਾੜੀ ਵਿਚ ਲ'ਕੇ ਮਹਾਨ ਪੰਜਾਬੀਆਂ ਦੇ ਇਨਕਲਾਬੀ ਖੂਨ ਨਾਲ ਇਸਨੂੰ ਸਿੰਜਣ 
ਤਕ ਸੀਮਤ ਹੈ । ਪਰੈਤ ਇਥੇ ਸਾਡਾ ਮਤਲਬ 'ਟ੍ਰਿਬਿਯੂਨ' ਵਿਚ ਛਪੇ ਪੱਤਰ ਨਾਲ ਹੈ । ਲੰਨਿਨ 
ਦੀਆਂ ਨਜ਼ਰਾਂ ਵਿਚ ਗੌਰਕ) ਦੀ ਕੀਮਤ ਕਿੰਨੀ ਸੀ ? ਉਹ ਕੀਮਤ ਕਿਉ” ਸੀ ? ਅਤੇ 'ਪੱਤਰ” 
ਵਿਚ ਆਏ ਸਾਹਿਤ ਅਤੇ ਦਰਸ਼ਣ ਸੰਬੇਧੀ ਵਿਚਾਰਾਂ ਦਾ ਵਾਸਤਵਿਕ ਅਰਥ ਕੀ ਸੀ $......ਇਨ੍ਹਾਂ 
ਪੁਸ਼ਨਾਂ ਦਾ ਉੱਤਰ ਹੀ ਅਸਾਂ ਲੱਭਣਾ ਹੈ । 

ਬਲਸ਼ਵਿਕ ਪਾਰਟੀ ਦੇ ਵਿਚਾਰਧਾਤਕ ਪੱਤਰ 'ਪਰੋਲਤਾਨੀਅਨ' ਦੇ 'ਸਾਹਿਤ ਅਤੈ 
ਆਲੌਚਨ'' ਸਬੰਧੀ ਅਨੁਭਾਰ ਦਾ ਗੌਰਕੀ ਨੂੰ 'ਦਨਚਾਰਜ ਝਣਉਣ ਲਈ ਇਕ ਵਾਰੀ ਲ੍ਰਨਾਸ਼ਰ- 


ਸਿਰਜਣਾ 5$ 


ਸਕੀ ਨੇ ਲੈਨਿਨ ਨੂੰ ਲਿਖਿਆ ਜਿਸਦੇ ਉੱਤਰ ਵਿਚ ਲੈਨਿਨ ਨੇ ਲੂਨਾਸ਼ਰਸਕੀ ਨੂੰ ਲਿਖਿਆਂ :-- 

40੯ ਸਦਾ ਚਾਹਿਆ ਹੈ ਕਿ “ਮਰੋਲਤਾਰੀਅਨ” ਵਿਚ “ਸਾਹਿਤ ਅਤੇ ਆਲੌਚਨਾ' ਦਾ 
ਅਨੁਭਾਗ ਸਥਾਈ ਤੌਰ ਤੇ ਸਥਾਪਿਤ ੨ੀਤਾ ਜਾਏ ਅਤੇ ਗੋਨਕੀ ਨੂੰ ਇਸ ਦਾ ਇਨਚਾਰਜ ਥਾਪਿਆ 
ਜਾਏ । ਪਰੌਤੂ ਅਜੇਹਾ ਸੁਝਾ ਦੇਣ ਤੋ ਮੈ“ ਘਬਰਾਉ'ਦਾ ਸਾਂ ਕਿਉਕ ਮੈ 1“ ਗੌਰਕੀ ਦੇ ਕੌਮ ਦੇ 
ਚਰਿੱਤਰ ਨੂੰ ਸਮਝਦਾਂ ਹਾਂ (ਅਤੇ ਕੰਮ ਪ੍ਰਤਿ ਉਸਦੇ ਝੁਕਾ ਨੂੰ ਵੀ।) ਜਦੋ" ਕੋਈ ਮਨੁੱਖ ਕਿਸੇ 

ਮਹਾਨ ਅਤੇ ਮਹਤਵਪੂਰਣ ਰਚਨਾਂ ਵਿਚ ਰੁਝਿਆ ਹੋਇਆ ਹੋਵੇ ਤਾਂ ਸਮਾਚਾਰ ਪੱਤਰਾਂ ਦੇ ਤੁੱਛ 
ਕੰਮ ਵਿਚ ਉਸਨੂੰ ਲ' ਦੇਣ ਦਾ ਭਾਰੀ ਨੁਕ>ਾਨ ਹੈ-- ਇਹ ਮੂਰਖਤਾ ਹੋਵੇਗੀ ਸਗੋ' ਜ਼ੁਰਮ ਹੋਵੇਗਾ 
ਕਿ ਉਸਦੇ ਮਹਾਨ ਕੰਮ ਵਿਚ ਵਿਘਣ ਪਾਇਆ ਜਾਵੇ ।' (ਲੈਨਿਨ, ਸੈਕਲਿਤ ਰਚਨਾਵਾਂ, ਜਿਲਦ 
28, ਸਫਾ 521 । ਲੂਨਾਸ਼ਰਸਕੀ ਨੂੰ ਪੱਤਰ, 18 ਫਟਵਰੀ, 1908) 

ਉਕਤ ਪੱਤਰ ਤੋ” ਸਪਸ਼ਟ ਹੈ ਕਿ ਲੈਨਿਨ ਗੌਰਕੀ ਦੁਆਰਾ ਰਚੇ ਜਾ ਰਹੇ ਸਾਹਿਤ ਨੂੰ 
ਕਿੰਨਾ ਮਹੱਤਵ ਦਿੰਦਾ ਸੀ। ਇਸ ਮਹੱਤਵ ਦਾ ਕੀ ਕਾਰਣ ਸੀ ? ਦਾ ਉੱਤਰ ਲੱਭਣ ਲਈ ਸਾਨੂੰ 
ਲੈਨਿਨ ਦੇ 'ਸਾਹਿਤ ਅਤੇ ਕਲਾ' ਸਬੋਧੀ ਵਿਚਾਰ ਜਾਣਨ ਦੀ ਲੌੜ ਹੈ। ਆਪਣੇ ਇਕ ਲੇਖ 
“ਪਾਰਟੀ ਜਥੇਬੈਦੀ ਅਤੇ ਪਾਰਟੀ ਸਾਹਿਤ", ਵਿਚ ਲੈਨਿਨ ਲਿਖਦ' ਹੈ :--- 

“ਜਾਹਿਤ ਦਾ ਆਮ ਪਰੋਲਤਾਰੀ ਵਿਕਾਸ ਦਾ ਇਕ ਭ'ਗ ਹੋਣਾ ਅਤਿ ਆਵਸ਼ਕ ਹੈ ।'' 
ਅਕਤ੍ਰਬਰ ਕਰਾਂਤੀ ਉਪਰੈਤ ਉਕਤ ਵਿਚਾਰ ਨੂੰ ਕਲਾਰਾ ਜੈਟਕਿਨ (01898. 50610) ਨਾਲ 
ਜਾਂਝਾ ਕਰਦਾ ਹੋਇਆ ਲੈਨਿਨ ਸਪਸ਼ਟ ਕਰਦਾ ਹੈ :-- 

“ਕਲਾ ਦਾ ਸਬੰਧ 'ਲੌਕਾਂ' ਨਾਲ ਹੈ । ਇਸ ਦੀਆਂ ਜੜ੍ਹਾਂ ਜਨ-ਸਾਧਾਰਨ ਵਿਚ 
ਫ਼ੈਲਣੀਆਂ ਚਾਹੀਦੀਆਂ ਹਨ ! ਇਸ ਦਾ ਕਰਤਵ ਹੈ ਕਿ ਇਹ ਲੋਕਾਂ ਦੀਆਂ ਭਾਵਨਾਵਾਂ, [ਵਿਚਾਰਾ 
ਤੇ ਇਛਾਵ' ਦੀ ਪ੍ਰਤਿਨਿਧਤ' ਕਰੇ ਅਤੇ ਉਨ੍ਹਾਂ ਨੂੰ ਉਪਰ _ਉਠਉਣ ਵਿਚ ਸਹ/ਇਕ 
ਸਿਧ ਹੋਵੇ ।'' 

ਸੌ ਲੈਨਿਨ ਉਸੇ ਸਾਹਿਤ ਦੀ ਪ੍ਰਸੰਸਾ ਕਰ ਸਕਦਾ ਸੀ ਜਿਹੜਾ ਉਕਤ ਮੇ ਨਦੇਡ ਤੇ 
ਪੂਰਾ ਉਤਰਦਾ ਹੋਵੇ । ਸਮਾਜੋਂ" ਟੁੱਟਾ ਬੇ-ਲਗਾਮ ਨਿਜ-ਪ੍ਰਦਰਸ਼ਨ ਅਤੇ ਬਸਮਝ ਬਾਹਰਮੁਖਤਾ -- 
ਲੈਨਿਨ ਨੂੰ ਦੌਵੇ' ਹੀ! ਪ੍ਰਵਾਨ ਨਹੀ ਸਨ । ਗੋਰਕੀ ਦੁ ਆਰਾ ਰਚੇ ਸਾਹਿਤ ਵਿਚ ਲੰਨਿਨ ਨੇ 
ਆਪਣਾ ਆਦਰਸ ਸਾਕਾਰ ਹੁੰਦ ਤਕਿਆ ਅਤੇ ਸਾਹਿਤਕਾਰ ਗੋਰਕੀ ਦੀ ਪ੍ਰਸੈਸਾ ਕਰਦਿਆਂ 
ਹੋਇਆਂ ਲੈਨਿਨ ਨੇ ਆਪਣੇ ਇਠ ਨਿਬੈਧ ''ਇਕ ਪੱਤਰਕਾਰ ਦੀਆਂ ਟਿਪਣੀਆਂ ਵਿਚ 
ਕਿਹਾਂ !-- 

“ਗੋਰਕੀ, ਨਿਰਸੰਦੇਹ, ਪਕੋਲਤਾਰੀ ਕਲਾ ਦਾ ਮਹਾਨਤਮ ਪਤਿਨਿਧੀ ਹੈ, ਅਜੇਹੀ ਕਲਾ 
ਲਈ ਉਸਨੇ ਬੜਾ ਕੁਝ ਕੀਤ! ਹੈ ਆਨੇ ਅਜੇ ਬਹੁਤ ਕੁਝ ਕਰ ਸਕਣ ਦੀ ਸਮਟਥਾ ਰਖਦ' (1੧ 

ਇਉ ਲੰਨਿਨ ਦੀਾਂ ਨਜ਼ਰਾਂ ਵਿਚ ਗੋਰਕੀ ਇਸ ਲਈ ਮਹਾਨ ਸਹਿਤਕਾਰ ਸੀ ਕਿ 
ਉਹ ਆਪਣੀ ਕਲਾ ਦੀ ਵਜਤੋ' ਲੈਨਿਨ ਦੇ ਅਪਣੇ ਸਹਿਤਕ ਆਦਰਸ਼ 'ਪਰੋਲ= ਰੀ ਚ੨ਨ'” 
ਦੇ ਪ੍ਰਸਾਰ ਲਈ ਕਰਦ ਸੀ । ਜਸਏਤ ਸਿੰਘ ਆਹਲੂਵਾਲੀਆ ਨੇ ਲੰਨ ਦੇ ਜਿਸ ਪੱਤਰ ਦਾ 
ਹਵਾਲਾ ਦਿੱਤ। ਹੈ ਉਸ ਵਿਚ ਵੀ ਮੁੱਖ ਗੱਲ ਇਹ ਹੈ ਕਿ ਕਲਾਪਾਰ ਨੂੰ ਮਾਰਕਸਵ'ਦ ਤੋ” ਛੁੱਟ, 


6& ਸਿਰਜਣਾ 


'ਕਿਸੋ ਹੌਰ ਦਰਸ਼ਣ ਵਿਚੋਂ ਕੇਵਲ ਉਹੀ ਗੱਲਾਂ ਲੈਣੀਆਂ ਚ'ਹੀਦੀਆਂ ਹਨ ਜਿਹੜੀਆਂ “'ਪਰੋਲਤਾਰੀ 
ਪਾਰਟੀ ਲਈ ਅਤਿਐਤ ਲਾਭਕਾਰੀ ਹੋਣ ।'' ਪਰੰਤ੍ਰ ਆਹਲੂਵਾਲੀਆ ਇਸ ਮੁਖ ਗੱਲ ਨੂੰ ਅਤਿਅੰਤ 
ਪਿਛੋਂ ਸੁੱਟ ਕੇ ਸਾਹਿਤਕਾਰਾਂ ਨੂੰ ਹਰ ਭਾਂਤ ਦਾ ਦਰਸ਼ਣ ਅਪਣਾਉਣ ਦੀ ਅਪੀਲ ਕਰਦਾ ਹੈ ਅਤੇ 
ਮਾਰਕਸਵਾਦੀ ਸਾਹਿਤਕਾਰਾਂ ਨੂੰ ਗਲਤ ਸਿਧ ਕਰਦਾ ਹੈ । ਜਿੱਥੇ ਤਕ ਹੌਰ ਦਰਸ਼ਣਾਂ ਵਿਚੋ “ਗੱਲਾਂ” 
ਅਪਣਾਉਣ ਦਾ ਸਵਾਲ ਹੈ, ਇਸ ਵਿਚ ਕੌਈ ਸੰਦੇਹ ਨਹੀ" ਕਿ ਮਾਰਕਸ ਦੇ 'ਸਾਹਿਤਕ ਦਰਸ਼ਨ” 
ਤੋਂ ਕੋਰੇ ਸਾਹਿਤਕਾਰਾਂ ਨੇ ਵੀ ਮਨੁੱਖਤਾ ਦੇ ਕਲਿਆਣ ਲਏ ਮਹਾਨ ਨ ਦੀ ਰਚਨਾ ਕੀਤੀ ਹੈ। 
ਸਾਡੀ ਆਪਣੀ ਭਸ਼' ਦੇ ਸਾਹਿਤ ਵਿਚ ਗੁਰਬ'ਣੀ ਕਿੱਸਾ ਕਾਵਿ ਅਤੇ ਸੂਫੀ-ਕਾਵਿ ਦਾ ਬਹੁਤ 
ਸਾਰਾ ਹਿਸਾ, ਬਹੁਤ ਸਾਰੀਆਂ ਗੱਲਾਂ ਵਿਚ ਸੱਚੇ ਅਤੇ ਸਹੀ ਲੋਕ-ਹਿਤਕਾਰੀ ਸਾਹਿਤ ਦੀ ਮਿਸਾਲ 
ਪੇਸ਼ ਕਰਦਾ ਹੈ, ਪਰੰਤੂ ਇਸਦਾ ਇਹ ਭਾਵ ਬਿਲਕੁਲ ਨਹੀ ਕਿ ਹਰੇਕ ਦਰਸ਼ਣ ਲੋਕ-ਹਿਤਕਾਰੀ 
ਹੋ ਸਕਦਾ ਹੈ ਜਾਂ ਇਕੋ ਦਰਸ਼ਣ ਵਿਚਲੀਆਂ ਸਾਰੀਆਂ ਗੱਲਾਂ ਲੈਨਿਨ ਦੇ “ਸ'ਹਿਤਕ ਆਦਰਸ਼” 
ਤੇ ਪੂਰੀਆਂ ਉਤਰ ਸਕਦੀਆਂ ਹਨ । ਜਦੋਂ" ਸ ਡੇ ਆਪਣੇ ਦੇਸ਼ ਵਿਚ ਭਗਤੀ-ਲਹਿਰ ਦਾ ਸਹਿਤ 
ਰਚਿਆ ਜਾ ਰਿਹਾ ਸੀ ਤਾਂ ਬਾਹਮਣਵਾਦ ਅਤੇ ਇਸਲਾਮ ਅਧੀਨ ਰਚਿਆ ਜਾਣ ਵਾਲਾ ਸਾਹਿਤ 
ਲੈਨਿਨ ਅਨ੍ਸਾਰ “ਲੋਕਾਂ” ਦੇ ਦਿਸ਼ਟੀਕੋਣ ਤੱ” ਨਿਸਚੈ ਹੀ ਪਿਛਾਂਹ ਖਿੱਚੂ ਸੀ ਅਤੇ ਅੱਜ ਸਾਡੇ 
ਦੋਸ਼ ਵਿਚ 'ਪ੍ਰਯੋਗਵਾਦ” ਅਤੇ 'ਆਧੁਨਕਤ'' ਦੇ ਨਾਂ ਹੋਠਾਂ ਰਚਿਆ ਜਾ ਰਿਹਾ ਸਹਿਤ ਮੁੜ, 
ਆ ਅਨੁਸਾਰ, ਪਿਛਾਂਹ ਖਿੱਚੂ ਹੈ ਭਾਵੇ ਇਸ ਨਾਲ ਸਾਰਤਰ ਤੇ ਈਲੀਅਟ ਵਰਗੇ ਕਿਤਨੇ ਵੀ 
ਡੇ ਵਡੇ ਦਾਰਸ਼ਨਿਕ ਸੈਬੰਧਿਤ ਕੀਤੇ ਜਾਣ । 
ਜਿੱਥੋਂ ਤਕ ਵਿਚਾਰਧਾਰਾ ਦਾ ਸਵਾਲ ਹੈ ਕਿਸੇ ਸਾਹਿਤਕਾਰ ਦੀ ਵਿਚਾਰਧਾਰ' ਗਲਤ 
ਰੋ ਸਕਦੀ ਹੈ । ਗੌਰਤੀ ਦੇ ਜਿਸ ਨਿਬੰਧ ਦੇ ਉੱਤਰ ਵਿਚ ਲੇ'ਨਨ ਦੇ ਪੱਤਰ ਦਾ ਹਵਾਲਾ ਆਹਲੂੰ- 
ਵਾਲੀਆ ਨੇ ਦਿੱਤਾ ਹੈ, ਉਸ ਨਿਬੈਧ ਵਿਚਲੀਆਂ ਕਈ ਗੱਲ' ਨਾਲ ਲੈਨਿਨ ਸਹਿਮਤ ਨਹੀ” ਸੀ । 
ਲੈਨਿਨ ਅਤੇ ਗੌਟਕੀ ਦਾ ਵਿਵਾਦ ਵਿਚਾਰਧਾਰਕ ਖੇਤਰ ਵਿਚ ਚਲਦਾ ਹੀ ਰਿਹਾ ਸੀ ਪਰਤ ਜਿੱਥੋਂ 
ਤਕ ਸਾਹਿਤਕਾਰੀ ਦਾ ਸਬੰਧ ਹੈ ਗੋਰਕੀ ਲੈਨਿਨ ਦੇ ਸ.ਹਿ੨ਕ ਅਸਲਾ ਤੇ ਪੁਰਾ ਉੱਤਰਦਾ ਸੀ, 
ਇਸੇ ਲਈ ਲੈਨਿਨ ਗੋਰਕੀ ਦਾ ਪ੍ਰਸੇਸਕ ਸੀ । 
ਲੈਨਿਨ ਨੇ ਸਾਹਿਤਕਾਰਾਂ ਅਤੇ ਕਲਾਕਾਰਾਂ ਦੁਆਰਾ ਅਪਣਾਏ ਗਏ ਦੂਸਰੇ ਦਰਸ਼ਣਾਂ 
ਪ੍ਤਿ ਉਦਾਰਵਾਦੀ ਦਿਸ਼ਟੀਕੋਣ ਗੰਖਿਆਂ ਜ਼ਰੂਰ ਸੀ ਪਰੰਤੂ ਇਮ ਉੱਤੇ ਇਕ ਸ਼ਰਤ ਲਾ ਦਿੱਤੀ ਸੀ 
ਕਿ ਕਿਸੇ ਦਰਸ਼ਣ ਵਿਚੋਂ ਅਪਣਾਈ ਗਈ ਕੋਈ ਵੀ ਗੱ੭ 'ਪਰੋਲਤਾਰੀ ਪੱਖੀ” ਅਵੱਸ਼ ਹੋਵੇ । 
ਦੂਸਰੇ ਇਸ ਉਦਾਰਵਾਦੀ ਦ੍ਰਿਸ਼ਟੀਕੋਣ ਦਾ ਇਹ ਮਤਲਬ ਬਿਲਕੁਲ ਨਹੀ ਸੀ ਕਿ ਲੈਨਿਨ 
ਸਾਹਹਤਕਾਰਾਂ ਨੂੰ ਮਾਰਕਸਵਾਦੀ ` ਬਣਾਉਣ ਦੀ ਲੋੜ ਨਹੀ ਸਮਝਦਾ ਸੰ । ਸਗੋ ਲੰਨਿਨ ਅਤੇ 
ਉਸਦੇ ਸਹਕਰਮੀਆਂ ਨੇ ਅਜਿਹਾ ਉਦਾਰਵਾਦੀ ਦਿ੍‌ਸ਼ਟੀਕੋਣ ਏਕ ਨੀਤੀ ਵਜੋ” ਅਪਣਾਇਆ ਸੀ । 
ਉਹ ਜਾਣਦੇ ਸਨ ਕਿ ਸਾਹਿਤਕਾਰ ਦੇ ਨਿਜ ਉੱਤੇ ਇਕ ਦਮ ਮਾਰਕਸਵ'ਦੀ ਵਿਚਾਰਧਾਰਾ ਦਾ 
ਬੋਝ ਪਉਣ ਨਾਲ ਹੋ ਸਕਦਾ ਹੈ ਕਿ ਸਾਹਿਤਕ'ਰ ਦੀ ਕਲਾ ਇਜ ਬੋਝ ਹੇਠਾਂ ਦਬਕੇ ਰਹਿ ਜਾਏ । 
ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀ” ਕੁਝ ਅਜੇਹੇ ਤਰੀਕੇ ਵਰਤੀਏ ਕਿ ਸਾਹਿਤਕਾਰਾਂ ਦਾ 
ਨਿਜ ਹੌਲੀ ਹੌਲੀ ਮਾਰਕਸਵਾਦ ਨਾਲ ਜੁੜਦਾ ਚਲਿਆ ਜਾਏ । ਇਸ ਸਬੈਧ ਵਿਚ 1928 ਵਿਚ 
ਬਾਲਸ਼ਵਿਕ ਪਾਰਟੀ ਦੁਆਰਾ ਅਪਣ'ਈ ਗਈ “ਸਾਹਿਤਕ ਨੀਤੀ” ਢਾ ਹਵਾਲਾ ਦੇਣਾ ਜ਼ਰੂਰੀ 


#ਰਜ੍ਣਾ 65 


ਬਣਦਾ ਹੈ । “ਸਾਹਿਤਿਕ ਖੇਤਰ ਵਿਚ ਪ'ਰਟੀ ਦੀ ਨੀਤੀ”! ਸਬਧੀ ਮਤੇ ਵਿਚ ਘੋਸ਼ਿਤ ਕੀਤਾ 
ਗਦਿਆ ਸੀ :-- 


“ਇਸ ਖੇਤਰ ਵਿਚ ਪਾਰਟੀ ਦੀ ਨੀਤੀ ਸਿਆਣਪ ਅਤੇ ਸਾਵਧਾਨੀ ਵਾਲੀ ਹੌਣੀ 
ਚਾਹੀਦੀ ਹੈ ਅਰਥਾਤ ਸ ਨੂੰ ਸਾਹਿਤਕਾਰਾਂ ਵਲ ਅਜੇਹੀ ਪਹੁੰਚ ਅਪਣਾਉਣੀ ਚਾਹੀਦੀ ਹੈ ਕਿ 
ਅਸੀ” ਛੋਤੀ ਤੋਂ ਛੇਤੀ ਅਜੇਹੀਆਂ ਪਟਿਸਥਿਤੀਆਂ ਪੈਂਦਾ ਕਰ ਸਕੀਏ ਕਿ ਸਾਹਿਤਕਾਰ ਅਤੇ 
ਕਲਾਕਾਰ ਕਮਿਊਨਿਸਟ ਵਿਚਾਰਧਾਰ' ਨੂੰ ਸ਼ੀਘਰ ਅਤਿ ਸ਼ੀਘਰ ਗ੍ਰਹਿਣ ਕਰ ਲੈਣ ।” 

ਇਸੇ ਤਰ੍ਹਾਂ ਦਾ ਵਿਚਾਰ ਹੀ, ਲੈਨਿਨ ਨੇ ਕਲਾਰਾ ਜ਼ੈਕਟਿਨ ਕੋਲ ਪ੍ਰਗਟ ਕੀਤਾ ਸੀ, 
“ਹਰੇਕ ਕਲਾਕ'ਰ ਦਾ ਅਧਿਕਾਰ ਹੈ ਕਿ ਕਲਾ ਦਾ ਨਿਰਮਾਣ ਸੁਤੰਤਰਤਾ-ਪੂਰਵਕ ਕਰੇ ਪਰੈਤ੍ਰ..... 
ਯਾਦ ਰੱਖੋ ਕਿ ਅਸੀ ਕਮਿਊਨਿਸਟ ਹਾਂ, ਅਸੀਂ" ਹੱਥ ਤੇ ਹੱਥ ਧਰਕੇ ਬੈਠ ਨਹੀ' ਰਹਿ ਸਕਦੇ ਅਤੇ 
ਅਰਾਜਕਤਾ ਦੇ ਪ੍ਰਸਾਰ ਦੀ ਖੁਲ੍ਹ ਨਹੀ” ਦੇ ਸਕਦੇ । ਜੇ ਅਜੇਹਾ ਹੁੰਦਾ ਹੈ ਤਾਂ ਅਸੀ' ਕਲਾਤਮਕ 
ਪ੍ਰਕਿਰਿਆ ਦੀ ਅਵੱਸ਼ ਅਗਵਾਈ ਕਰਾਂਗੇ ਅਤੇ ਸਿੱਟੇ ਨਿਰਧਾਰਿਤ ਕਰਾਂਗੇ ।” 

ਸੋ ਲੈਨਿਨ ਦੀਆਂ ਨਜ਼ਰਾਂ ਵਿਚ ਗੋਰਕੀ) ਦੀ ਮਹਾਨਤਾ ਇਸ ਕਰਕੇ ਸੀ ਕਿ ਉਹ 
ਪਰੋਲਤਾਰੀ ਕਲਾ ਦਾ ਪ੍ਰਤਿਨਿਧ ਸੀ । ਲੈਨਿਨ ਨੇ ਗੋਰਕੀ ਦੇ ਦਾਟਸ਼ਨਿਕ ਵਿਚਾਰਾਂ ਨਾਲ ਸਹਿਮਤ 
ਨਾ ਹੁੰਦਿਆਂ ਹੋਇਆਂ ਉਨਨੂੰ ਕਿਸੇ ਹੋਰ ਦਰਸ਼ਣ ਦਾ ਸਹਾਰਾ ਲੌਣ ਦੀ ਉਥੋ' ਤਕ ਖੁਲ੍ਹ ਦਿੱਤੀ 
ਜਿਥੋ” ੩ਕ ਉਹ ਦਰਸ਼ਣ ਪਰੋਲਤਾਰੀ ਕਲਾ ਦੇ ਨਿਰਮਾਣ ਵਿਚ ਸਹਾਇਕ ਸਿਧ ਹੋ ਸਕਦਾ ਸੀ 
ਅਤੇ ਲੈਨਿਨ ਤਥਾ ਉਸਦੇ ਸਹਿਕਰਮੀਆਂ ਨੇ ਆਪਣੇ ਕੋਸ਼ਿਸ਼ ਜਾਰੀ ਰੱਖੀ ਕਿ ਮਾਰਕਸਵਾਦ 
ਕਲਾਕਾਰ ਦੀ ਕਲਾ ਦਾ ਅਟੁੱਟ ਅੰਗ ਬਣ ਸਕੇ । 


ਨਿਬੇਧ 
ਰੁਮੇਸ਼ ਕੁੰਤਲ ਮੇਘ 
ਕਲਾ ਵਿਚ ਪਰਤੱਖੀਕਰਣ 


ਪਰਤੱਖੀਕਰਣ--ਜੋ ਯਥਾਰਥਕਤਾ ਦੀ ਬੁਨਿਆਦ ਹੈ--ਸਦਾ ਹੀ ਦੋ ਪੱਖੀ ਹੈ । 
ਵਸਤੂਗਤ ਯਥਾਰਥ ਬੁੱਧ ਦੀ ਮੂਰਤੀ ਅਤੇ ਹਿਮਾਲਾ ਪ੍ਰਬਤ, ਰੋਗਾਂ ਦੇ ਧੱਬਿਆਂ ਜਾਂ ਨਦੀਆਂ ਤੇ 
ਘਾਟੀਆਂ ਵਾਂਗ ਜੜਿਆ ਹੌਇਆ ਨਹੀਂ ਹੈ । ਇਸਦੇ ਵਿਸ਼ਲੇਸ਼ਨ ਵਿਚ ਮਨੁੱਖੀ ਕ੍ਰਿਆ ਅਤੇ ਮਨੁੱਖੀ 
ਸੋਚ _ਇਕ ਸ਼ਕਤੀ ਦੇ ਰੂਪ ਵਿਚ ਪ੍ਰਵਾਹਤ ਹੰਦੀ ਰਹਿੰਦੀ ਹੈ । ਵਸਤ੍ਰਗਤ ਯਥਾਰਬ ਹਰ 
ਇਤਿਹਾਸਕ ਕਾਲ ਵਿਚ, ਹਰ ਵਿਅਕਤੀ ਜਾਂ ਵਿਅਕਤੀ ਸਮੂਹ ਵਿਚ ਸ਼ਕਤੀ (£0ਜਾ€2) ਅਤੇ 
ਚਿੰਤਨ (ਭ1000ਜ0ਡ) ਅਤੇ ਪਰਤੱਖੀਕਰਣ (£606]7609) ਦੇ ਰੂਪ ਵਿਚ ਪ੍ਰਵਰਤਤ ਹੋ 
ਹੋ ਕੇ ਨਿਰੰਤਰ ਚਲਦਾ ਹੈ ! ਪਰਬਤ, ਘਾਟੀਆਂ, ਮੈਦਾਨ ਲੰਮੇ ਸਮੇ ਤਕ ਜੜ ਤੇ ਪ੍ਰੀਵਰਤਣ 
ਰਹਿਤ ਹਨ, ਪਰ ਪੱਥਰ ਦੀ ਮੂਰਤੀ ਦੀ ਪ੍ਰਸ਼ਸ਼ਾ, ਪ੍ਵਾਹਤ ਰੰਗਾਂ ਦੀ ਯੋਜਨਾ, ਭੂਗੋਲਿਕ ਪ੍ਰਕ੍ਰਿਤੀ 
ਚਿਤਰਨ ਗਤੀਮਾਨ ਹਨ । 

ਇੰਦਰੀ ਬੋਧ ਤੋ ਬਿਨਾਂ ਯਥਾਰਥ ਵਿਚ ਦਿਮਾਗੀ ਕ੍ਰਿਆ ਵੀ ਚੱਲਦੀ ਹੈ । ਦਿਮਾਗੀ 
ਕ੍ਰਿਆ ਦੇ ਦੋ ਪ੍ਰਮੁੱਖ ਰੂਪ ਹਨ-- 

1. ਉਹ ਵਾਤਾਵਰਣ ਵਿਸ਼ੇਸ਼ ਵਿਚੋ ਭੇਦ ਦੱਸਦੀ ਤੇ ਚੁਣਦੀ ਹੈ । 

9. ਉਹ ਆਪਣੀ ਸੀਮਾਂ ਤੋ ਪਰਾਂਹ ਵੀ ਤੁਰਦੀ ਹੈ ਤੇ ਉਸ ਵਿਚ ਵਾਧਾ ਵੀ ਕਰਦੀ ਹੈ । 

ਉਦਾਹਰਣ ਵਜੋ ਪੀਲੂ ਦੇ ਕਿੱਸੇ ਵਿਚ ਮਿਰਜ਼ੇ ਦੀ ਬੱਕੀ ਨੂੰ ਲਉ । ਉਸ ਦੀ 
ਸੈਪੂਰਨਤਾ 'ਸ' ਹੈ । ਇਹ 'ਸ' ਪੀਲੂ ਨੂੰ, ਪੀਲੂ ਦੇ ਕਿੱਸੇ ਦੇ ਪਾਠਕਾਂ ਨੂੰ, ਇਕ ਜੀਵ ਵਿਗਿਆਨੀ 
ਨੂੰ, ਇਕ ਚਿੱਤਰਕਾਰ ਨੂੰ ਵੱਖ ਵੱਖ ਪ੍ਰਤੀਤ ਹੋਵੇਗੀ ਜਿੰਨ੍ਹਾਂ ਨੂੰ 1-ਸ, 2&-ਸ, ਤ-ਸ, “-ਸ 
ਅੜੇ #-ਸ ਦੁਆਰ' ਪ੍ਰਗਟ ਕੀਤਾ ਜਾਏ । ਹਰ ਵਿਅਕਤੀ ਆਪਣੀਆਂ ਪ੍ਰਵਿਰਤੀਆਂ ਅਨੁਮਾਰ 
“ਸ” ਵਿਚੋਂ ਭੇਦ ਦੱਸਦਾ ਹੈ ਤੇ ਦੂਜੇ ਗੁਣਾਂ ਦੇ ਟਾਕਰੇ ਕਿਸੇ ਖਾਸ ਗੁਣ (1-ਸ) ਦੀ ਚੋਣ 
ਕਰਦਾ ਹੈ । ਕਿਉ'ਕਿ 1-ਸ--2-ਸ--8-ਸ--੬-੧--6-ਸ-- -..==ਸ 

ਭਾਵ ਇਹ ਕਿ ਇਕ ਵਿਅਕਤੀ ਸੰਪੂਰਨ 'ਸ' ਦੇ ਇਕ ਭਾਗ ਦਾ ਪ੍ਰਤੱਖੀਕਰਣ 
ਕਰਦਾ ਹੈ । ਬੱਕੀ (ਭੌਤਕ ਅਤੇ ਜੀਵ ਵਸਤੂ) ਦੀ ਸੈਪੂਰਨਤਾ ਲਈ ਕਿਸੇ ਹੋਰ ਦਿ੍‌ਸਟੀ-ਦਰਸ਼ਣ 
ਦੀ ਲੋੜ ਹੈ ! ਇਸ ਲਈ ਅਸੀ” ਯਥਾਰਥ ਦਾ ਪ੍ਰੀ ਤਰ੍ਹਾਂ ਇੰਦਰੀ-ਬੋਧ ਕਦੇ ਨਹੀਂ ਕਰਦੇ, 
ਅਸੀ ਸਦਾ ਉਸ ਦੇ ਕਿਸੇ ਚੁਣੇ ਹੋਏ ਭਾਗ ਦੇ ਸਿੱਧੇ ਸੰਪਰਕ ਵਿਚ ਰਹਿੰਦੇ ਹਾਂ । ਸੰਪੂਰਨ 
ਯਥਾਰਥ (ਇਥੇ 'ਸ') ਪ੍ਰਤੱਖੀਕਰਣ ਦੀ ਕ੍ਰਿਆ ਤਾਂ ਸੁਤੰਤਰ ਹੋ'ਦ ਰਖਦਾ ਹੈ ਪਰ 1-ਸ,2-ਸ, 


ਜਿਚਰਣਾ 6? 


੪-ਸ ਆਦਿ ਉਸ ਢੌ ਛੋਟੇ ਅੰਗ ਹਨ । ਇਸ ਤਰ੍ਹਾਂ ਸਾਡੀ ਚੌਣ ਪ੍ਰਤੱਖਕ ਦੀਆਂ ਰੁਚੀਆਂ ਉਪਰ 
ਅਧਾਰਤ ਹੈ । ਚ 
ਇਸ ਪ੍ਤੱਖੀਕਰਣ ਦੀ ਕ੍ਰਿਆ ਦਵਿਚ ਦਿਤੇ ਹਏ ਗਿਣਤੀ ਦੇ ਅਗਾਂ ।1-ਸ, ੪-ਸ) 
ਆਦਿ ਤੋਂ ਵੀ ਪਰੇ ਸਾਡਾ ਦਿਮਾਗ ਯਾਤੇਰਾਂ_ ਕਰਦਾ ਹੈ। ਕਿਤੇ ਵੀ ਲਖ ਰੰਗ ਜਾਂ ਚਾਰ ਟਪਦੇ 
ਪੈਰਾਂ ਵਾਲੇ ਤੇਜ਼ ਤਰਾਟ ਪਸ਼ੂ ਨੂੰ ਵੇਖਕੇ ਅਸੀ" ਬੱਕ। ਦੀ ਕਲਪਨਾ ਕਰ ਸਕਦੇ ਹਾਂ, ਪਸ਼ੂ ਪਾਲਣਾ 
ਸ਼ਰਧਾ ਦੇ ਅਧ'ਰ ਉਤੇ ਅਸੀ" ਕਬ'ਇਲੀ ਸ਼ੌਸਕਿ੍‌ਤੀ ਦੀ ਦਸ਼ਾ ਦ' ਵੀ ਅਨੁਮਾਨ ਲਾ ਸਕਦੇ ਹਾਂ । 
ਬੁੱਰੀ ਦੇ ਵਟਨਣ ਦੇ ਆਧਾਰ ਤੋ ਪੀਲ੍ਹ ਦੇ ਵਰਨਣ ਅਤੇ ਸੋਹਜ ਦਾ ਵੀ ਅੰਦਾਜ਼ਾ ਲ' ਸਕਦੇ ਹਾਂ । 
ਇਸ ਪਰੇ ਦੀ ਯਾਤਰਾ ਵਿਚ ਕਈ ਵਾਰ ਦਿਮਾਗ ਗਲਤ ਪ੍ਰਤੱਖੀਕਰਣ ਭੀ ਕਰ ਸਕਦਾ ਹੈ । ਭਾਵ 
ਫਰਾਂਤੀ ਪ੍ਰਤਖੀਕਰਣ ਵੀ ਹੁੰਦਾ ਹੈ । ਵਮਤ੍ਰਗਤ ਯਥਾਰਥ ਸਹੀ ਵੀ ਹੋ ਸਕਦਾ ਹੈ ਗਲਤ ਵੀ, 
ਸੌਟਹੀਨ ਵੀ ਹੋ ਸਕਦਾ ਹੈ ਵਿਆਪਕ ਵੀ । ਪ੍ਰਤੱਖਕ ਪ੍ਰਗਤਿਸ਼ੀਲ ਵੀ ਹੋ ਸਕਦੇ ਹਨ ਤੇ ਪ੍ਰਤਿਗਮੀ 
ਵੀ ਮਾਨਵਤਾਵਾਦੀ ਵੀ ਹੋ ਸਕਦੇ ਹਨ ਤੇ ਲੌਕ ਦੋਖੀ ਵੀ, ਲੜਾਕ੍ਹ ਵੀ ਹੋ ਸਕਦੇ ਹਨ ਅਤੇ 
ਪਲਾਇਨਵਾਦੀ ਵ) ` ਵਸਤ੍ਰਗਤ ਯਥਾਟਥ ਇੰਦਰੀ ਅਨੁਭਵ ਅਤੇ ਵਸਤੂਆਂ ਪ੍ਰਤੀ ਇਕ ਦਿ੍‌ਸ਼ਟੀ 
੨ ਨਹ ਦਿਸ਼ਟੀਕਣ ਵ ਪੇਸ਼ ੨ਠਦ' ਹੈ । ਯਥਰਥਵਾਦ ਯਥਾਰਥ ਦਾ ਇਨ ਬਿਨ ਚਿਤਰਨ 
ਨਹੀ” ਹੈ ' ਇਹ ਕਲ' ਦਾ ਦਕ ਝੁਕ'ਓ (1100) ਹੈ ਜੋ ਚਿਤਰ ਸਥਾਪਨ ਤੇ ਵਾਤਾਵਰਨ 
ਚਿਤਰਨ ਦਾ ਸਾਪੇਖ ਵਰਨਣ ਕਰਦਾ ਹੈ । ਇਹ ਯੋਥਾਟਥ ਨੂੰ ਪੇਸ਼ ਕਰਨ ਦੇ ਨਾਲ ਨਾਲ 
ਅਨੁਭਵ ਟ੮ਨ ਵਲੋ ਵਰਨਣ ਕਟਤਾ ਦੇ ਦਿਮਾਗ ਨੂੰ ਵੀ ਰੂਪਮਾਨ ਕਰਦਾ ਹੈ । ਇਹ ਅਜਿਹੀ 
ਮਾਨਵੀ ਕ੍ਰਿਆ ਹੈ ਜਿਸ ਦੇ ਅੰਦਰ ਮਨੁੱਖ ਦੁਆਰਾ ਆਪਣੀ ਸੁਅਰਗੀ ਹਦ ਦਾਂ ਸੁ#ਰਗੀ ਢੰਗ 
ਨਾਲ ਗ'ਹਣ ਹੈ । ਸੰਪੂਰਨ ਮਨੁੱਖ ਦੀ ਧਾਰਨ ਵਸਤੂਗਤ ਯਥ ਰਥ ਨੂੰ ਸਮੂਹਕ ਪ੍ਰਤਖੀਕਰਣ ਨਾਲ 
ਜੌੜ ਦਿੰਦੀ ਹੈ ਅਤੇ ਉਸ ਨੂੰ ਝੁਕਉ ਪ੍ਰਧਾਨ ਬਣਾ ਦਿੰਦੀ ਹੈ । ਇਸ ਤਰ੍ਹਾਂ ਯਥਾਰਨਧਵਾਦ-ਮਾਟਕਸੀ 
ਵਸਤ੍ਰਗਤ ਸਮ>ਵ'ਦੀ ਯਥਾਰਥਵਾਦ-ਸਮਾਜ ਅਤੇ ਜੀਵਨ ਦਾ ਵੀ ਪ੍ਰਤਖੀਕਟਣ ਠਟਦਾ ਹੈ । ਇਹ 
ਪਾਪਤ ਪਏ ਨੂੰ 'ਇਤਿਹਾਨਕ 'ਪੂਰਨ' ਦੇ ਨਾਲ ਸਬੋਧਤ ਕਰਕੇ ਹੀਗਲ ਦੇ ਪੂਰਨ ਨੂੰ ਨਵੀਆਂ 
10੦੧੬10॥੩ [ਦੰਦਾ ਹੈ । ਇਹ ਇਤਿਹਾਸਕ 'ਪੂਰਨ' ਨੂੰ ਗ੍ਰਹਿਣ ਕਰਨ ਨਾਲ ਸੱਚ ਪ੍ਰਤੀ 
ਪਰਕਵਤੀਵ ੮) ਦਿਜ਼ਣੀ ਦੀ ਬਜਾਏ ਇਤਿਹਾਸਕ ਦ੍ਰਿਸ਼ਟੀ ਨੂੰ ਗ੍ਰਹਿਣ ਕਰਦਾ ਹੈ ਤੇ ਉਸ ਨੂੰ ਭ੍ਰਤ 
ਅਤੇ ਭਵਿਖ ਦੇ ਪਰਸੈਗ ਵਿਚ ਪਰਖਦਾ ਹੈ । ਇਹ ਯਥਾਰਥਕਤਾ ਨੂੰ ਛਨਭੰਗਰਤਾ ਅਤੇ ਨਿਗ਼ੂਣੀ 
ਵਸਤ੍ਰਗਤ ਹੋ'ਦ ਚੋ ਕੱਢਕੇ ਇਤਿਹਾਸਕ ਪ੍ਰਵ'ਹ ਦੇ ਗਿਆਨ ਵਿਚ ਸੁੱਟਦਾ ਹੈ । ਸੱਚ ਕਦੇ ਵੀ 
ਹਿਟਪੱਖ ਸੱਚ ਨਹੀੰ” ਹੋ ਸੜਦਾ । ਵਿਸ਼ੇਸ਼ ਤੌਰਤੇ ਸ਼ਰੇਣਕ ਸਮਾਜ਼ ਵਿਚ ਤਾਂ ਇ- ਹੋਰ ਵੀ ਜਟਿਲ 
ਅਤ ਸਤਹੀ ਹੋ ਜਾਂਦਾ ਹੈ । ਸਮਾਜਵਾਦੀ ਯਥਾਰਥ ਇਤਿਹ'ਸਕ_ਢ੍ਰਿਸ਼ਟੀ ਨਾਲ ਪੂਰਨ ਸੱਚ ਦਾ 
ਪ੍ਰਦਰਸ਼ਣ ਕਰਦ ਹੈ ਤੇ ਝੂਠ ਨੂੰ ਉਘੇੜਦਾ ਹੈ ਅਰਥਾਤ ਇਹ ਸੱਚ ਨੂੰ ਅਚੱਲ ਜਾਂ ਤੁਟੁਸਥ ਨਾ ਮੈਨਕੇ 
ਦਿਤਿਹ'ਸਕ ਪ੍ਰਵਾਹ ਵਿਚ ਗਤੀਮਾਨ ਮੋਨਦਾ' ਹੈ । ਰ੍ ਤਾ, 
ਮਿਰਜ਼ੇ ਦੀ ਬੱਕੀ ਦੇ ਉਦਾਹਰਣ ਦੇ ਸਿਟਿਆਂ ਨੂੰ ਅਸੀ” ਫਿਰ ਦਹੁਰਾਉ”ਦੇ ਹਾਂ--_ 
(1) ਅਸੀ' ਯਥਾਰਥ ਦਾ ਪੂਰੀ ਤਰ੍ਹਾਂ ਅਨੁਭਵ ਕਦੇ ਨਹੀ ਕਰਦੇ । ਅਸੀ” ਪੂਰਨ ਨਾਲੋ” 
ਭੇਦ ਕਰਕੇ ਕਿਸੇ ਭ'ਗ ਨੂੰ ਹੀ ਚੁਣਦੇ ਹਾਂ । (2) ਸਾਂਡੀ ਚੋਣ ਪ੍ਰਤੱਖਕ ਦੀਆਂ ਰੁਚੀਆਂ ਉਪਰ ਵੀ 


ਉਏ - ਸਿਲਜ਼ਣਾ 


ਨਿਰਭਰ ਹੈ। (3) ਸਾਰੇ ਪ੍ਰਤੱਖੀਤਰਣ ਨਿਰਣੇ ਦੇ ਨਾਲ ਜੁੜੋ ਹੁੰਦੇ ਹਨ । ਇਸ ਦਾ ਤਾਤਪਰ 
ਦਹ ਹੋਇਆ ਕਿ ਪ੍ਰਤੱਖਕ ਚਾਹੇ ਕਲਾਕਾਰ ਹੋਵੇ ਚਾਹ ਸਾਧਾਰਣ ਜੀਵ-ਇਕ ਤੋ ਅਨੇਕ ਹੋ ਸਕਦਾ 
ਹੈ। ਉਹ ਇਕ ਸੰਮੂਹ ਵਿਚੋ ਇਕ ਵਰਗ ਵੀ ਹੋ ਸਕਦਾ ਹੈ ਕਿਉਕਿ ਉਹ ਸਮੂਹਕ ਭਾਵਨਾ ਤੇ 
ਸ਼ਰੰਣਕ ਰੁਚੀਆਂ ਦਾ ਵੀ ਧਾਰਨੀ ਹੁੰਦਾ ਹੈ । ਇਸ ਤੋ ਬਿਨਾਂ ਉਹ ਪੂਰਨ ਦੇ-ਜੋ ਕਲਾ ਵਿਚ 
ਵਸਤੂ ਵਾਤਾਵਰਨ, ਜੀਵਨ, ਸਮਾਜ, ਚਿੰਤਨ ਸਭ ਨੂੰ ਰਲਾਂ ਲੈ`ਦ' ਹੈ-ਕਈ ਪੱਖਾਂ ਦਾ ਪ੍ਰਤਖੀ 
ਕਰਣ ਕਰ ਸਕਦਾ ਹੈ ਜ ਕਰ ਇਕ ਸਮੂਹ ਅਟਥਕਾਤ ਵਰਗ [ਵਚੋ' ਹਵੇ । ਜੇ ਉਹ ਸ਼ਰੈਣਿਕ 
ਦ੍ਰਿਸ਼ਟੀ ਨਾਲ ਜਣੇ ਅਣਜਾਣੇ ਬਝਿਆ ਹੈ ਅਤੇ ਦਰਸ਼ਣ ਦੀ ਇਕ ਵਿਚਾਰਧਾਰਾ ਤੋ” ਪ੍ਰਤੱਖੀਕਰਣ 
ਕਰਦਾ ਹੈ ਤਾਂ ਉਸਦਾ ਸੱਚ ਦਾ (ਗਆਨ ਸ਼ਰੈਣਿਕ ਦਿ੍‌ਸ਼ਟੀ, ਇਤਿਹ'ਸ ਤ ਵਿਚਾਰਧਾਰ' ਦੀ 
ਢ੍ਿਸ਼ਟੀ ਤੋ _ਨਿਯੋਤਰਤ ਹੋਵੇਗਾ । ਜੇ ਮਾਰਕਸਵਾਦੀ ਵਿਚਾਰਧਾਰਾ ਸੌਂਦਰਯ ਅਨ੍ਭੂਤ) ਅਤੇ 
ਇੰਦਰੀ ਅਨ੍ਭੂਤੀ ਵਿਚ ਸੁੰਦਰਤਾ ਨੂੰ ਦਰਸ਼ਣ, ਧ”ਮ, ਰਾਜਨੀਤੀ, ਨੈਤਿਕਤਾ, ਵਿਧੀ, ਇਤਿਹਾਸਕ 
ਵਿਕਾਸ ਦੇ ਸਿਧਾਂਤਾਂ ਆਦਿ ਨਾਲ ਜੋੜਦੀ ਹੈ ਤਾਂ ਨਿਰਸੇਦੇਹ ਇਸ ਵਰਗ ਨਾਲ ਜੀਣ ਚੱਲਣ 
ਵਾਲਾ ਕਲਾਗਾਰ ਸੰਪੂਰਨ ਵਸਤੂ 'ਸ' ਨੂੰ ਸਭ ਤੋ" ਵਧ ਜਾਣੇਗਾਂ ।ਜੇ ਉਹ ਉਸਨੂੰ ਪੂਰਨ ਤੌਰ ਤੇ 
ਨਾ ਵੀ ਜਾਣ ਸਕੇ ਤਾਂ ਘੱਟੋ ਘੱਟ ਉਸਨੂੰ ਗਲਤ ਰੂਪ ਵਿਚ ਨਹੀ ਜ'ਣੇਗਾ, ਜਾਂ ਜਿੰਨਾ ਵੀ ਜਾਣੇਗਾ 
ਚੁਣਵੇ' ਰੂਪ ਵਿਚ ਜਾਣੇਗਾ । ਜੇ ਉਹ ਇਤਿਹਾਸਕ ਪਰਵਾਹ ਦੇ ਰਗ ਵਿਚ ਜੈਗਕੇ ਯਥਾਰਥ ਨੂੰ 
ਭੂਤ ਤੇ ਭਵਿਖ ਦੇ ਪਰਸ਼ੰਗ ਵਿਚ ਵੀ ਪਰਖਦ' ਹੈ ਤਾਂ ਉਹ ਦੋਨਾਂ ਵਿਚ “ਵਸਤੂ ਦੀ ਗੋਰਮੰਜੂਦਗੀ 
[ਵਿਚ ਹੀ ਪਰਤੱਖੀਕਰਣ ਕਰਦ' ਹੈ । ਇਹ ਕਲਾਤਮਤ ਯਥਾਰਥ ਨੂੰ ਬਹੁਤ ਵੱਡੀ ਦੇਣ ਹੈ । 
ਯਥਾਰਥਕਤਾ ਦੀ ਕਲਾਤਮਕ ਪੰਕਤੀ ਇਮੇ ਨੁਕਤੇ ਉਪਰ ਯਥਾਟਥ ਦੀ ਵਮਤ੍ੁਗਤ ਪ੍ਰਕ੍ਿਤੀ ਨਾਲ 
ਬਹੁਤ ਵਿਆਪਕ ਤੇ ਝਹੁਤ ਖੋਜ ਯੋਗ ਹ ਜਾਂਦੀ ਹੈ । ਕਲਾ ਵਿਚ ਵਿਸ'ਤ੍ਰਤ ।ਵਵਰਣ (06688) 
ਪ੍ਰਤਿਰ੍ੂਪ ਚ੍ਰਿਤਰ (17॥੧੦੪] 07000336%0% 69) ਨੂੰ ਚੁਣਕੇ ਹੀ ਅਸੀ' ਯਥਾਰਥ ਦੇ ਸਾਰ 
ਪਹਿਲੂਆਂ ਦਾ ਰਸ ਮਣ ਸਕਦੇ ਹਾਂ । ਇਹ ਪ੍ਰਤਿਰੂਪਤਾ ($₹16੩10੦33) ਇਕ ਬੈਨੇ ਤਾਂ 
ਕਲ' ਨੂੰ ਛੋਟੇ ਕਲਾਕਾਰਾਂ ਦੀ ਕਚਿਆਈ ਤੌ ਬਚ'ਉੱਦੀ ਹੈ, ਦੂਸਰੇ ਬੰਨੇ ਪ੍ਰਤੱਖੀਕਰਣ ਦੀਆਂ 
(4 ਚੀਜ਼ਾਂ ਨੂੰ ਰੁਣਦੀ ਹੈ, ਤੀਜੇ ਬੁੰਨੇ ਕਲਾ ਦੇ ਇਤਿਹ'ਸਕ ਪ੍ਰਵਾਹ ਦੀ ਖੋਜ ਕਤਦੀ ਹੈ, 
ਥੇ ਬੈਠੇ ਸਮਾਜ ਦੇ ਬਦਲਦੇ ਸਰੂਪ ਨੂੰ ਆਂਕਦੀ ਹੈ, ਪੰਜਵੇ' ਬੈਨੇ ਕਿਖਰੇ ਹੋਏ ਖੇਡ ਖੇਤ ਯਥਾਰਥ 
ਨੂ ਨੰ ਜੋੜਕੇ ' ਪੂਰਨ' ਦੀ ਛ ਣਬੀਣ ਕਰ ਲੈ'ਦੀ ਹੈ ਅਤੇ ਐਤ ਵਿਚ ਅਨੁਭਵ ਦੇ ਨਾਲ ਨਾਲ 
ਗਿਆਨ ਮੀਮਾਂਸ' ਦਾ ਸਹਾਰਾ ਵੀ ਲੈ'ਦੀ ਹੈ । ਅਪਰੈਲ 1888 ਵਿਚ ਮਾਰਗਰੇਟ ਹ ਰਬ ਨੂੰ 
ਖਤ ਲਿਖੰਦਆਂ ਹੋਇਆਂ ਐੱਗਲਜ਼ ਨੇ ਯਥਾਰਥਕਤਾ ਦ' ਸੂਤਰ ਸਥਾਪਨ ਕੀਤਾ ਸੀ : “ਮੋਰੀ 
ਸਮਝ ਵਿਚ ਯਥਾਰਥਵਾਦ ਵਿਨਥਾਰ ਦੇ ਸੱਚਾਂ ਤੋਂ ਬਿਨਾਂ ਪ੍ਰਤਿਰੂਪ ਚ੍ਰਿਤਰਾਂ ਦੀ ਸਚਾਈ ਭਰਪੂਰ 
ਪੁਨਰ ਕਿਰਤੀ ਸੂਚਤ ਕਰਦਾ ਹੈ ।'' ਇਸ ਦਾ ਵਿਸਥਾਰ ਇਉ” ਹੋਵੇਗਾ ?-- 

ਉ. ਵਿਸਥਾਰ ਦੇ ਸੱਚ (1500੩ 05 0668718) ਬਨਾਉਟੀ ਵਿਵਰਣਾਂ ਦੁਆਰਾ ਸੱਚ ਨੂੰ 
ਨਾ ਢਕਣਾ, ਨਾ ਲੁਕੌਣਾ, ਫਜ਼ੂਲ ਦੇ ਵਿਵਰਣਾਂ ਦਾ ਤਿਆਗ, ਵਿਸਤਿ੍‌੍‌ਤ ਵਿਵਰਣਾਂ ਵਿਚੋ" ਇਕ 
ਇਤਿਹਾਸਕ ਪੂਰਨ ਉਸੇ ਤਰ੍ਹਾਂ ਲੱਭ ਲੌਣਾ ਜਿਵੇਂ ਭਿੰਨ ਭਿੰਨ ਦਰਖਤਾਂ ਦੇ ਸੈਯੋਗ ਨਾਲ ਸੈਘਣੇ 
ਜੈਗਲ ਨੂੰ ਜਾਣ ਲੈਣਾ । 


-ਜਿਰਜੁਣਾ ੧ £ 9 


ਅ. ਪ੍ਰਤਿਰ੍ਪ ਚ੍ਰਿਤਰਾਂ ਦੀ ਸਚਾਈ ਭਰਪੂਰ ਪੁਨਰ ਕ੍ਰਿਤੀ (ਭ₹ਧ0ਿਂਮੰਧ] 76]0੦- 
ਹਧ600॥ 06 $₹10੩) 04829066675) -!ਕ੍ਰਤੀ ਨਹੀ ਪੁਨਰ ਕ੍ਰਿਤੀ ਅਥਵਾ ਇਸ ਕ੍ਰਿਤੀ 
ਵਿਚ ਉਵੇ' ਕਿਵੇ" ਪ੍ਰਤੱਖੀਕਰਣ ਨਹੀ” ਕਲਾਕਾਰ ਦੀ ਨਿਜੀ ਜੀਵਨ ਦ੍ਰਿਸ਼ਟੀ ਅਤੇ ਸਮਾਜਕ 
ਚੇਤਨਾ ਦੀ ਵੀ ਦੁਐਦਾਤਮਕ ਪ੍ਰਾਪਤੀ ਹੋਵੇ । 

ਏ. ਸਚਾਈ ਮਰਪੁਰ ਹੋਵੇ-- ਅਰਥਾਤ ਸ਼ਿਵ ਤੇ ਸੁੰਦਰ ਵੀ ਹੋਵੇ ਪਰ ਘਟਨਾ ਜਾਂ ਪਾਤਰ 
ਚਿਤਰਨ ਸਚਾਈ ਪੂਰਨ ਹੋਵੇ । 

ਸ. ਪ੍ਰਤਿਰੂਪ ਚਿੱਤਰ--ਉਹ ਚਿੱਤਰ ਜੋ ਅਪਵਾਦ ਨ, ਹੋਣ,ਅਤਿਮਾਨਵ ਨਾ ਹੋਣ, ਇਕਾਂ- 
ਤਕ ਵਿਅਕਤੀ ਨਾ ਹੋਣ ਸਗੋ ਅਜਿਹੇ ਹੋਣ ਜੋ ਇਕ ਸਮੂਹ ਦਾ ਪ੍ਰਤੀਕ ਜਾਂ ਜੋ ਆਪਣਾ 
ਹੀ ਨਹੀ” ਸਮਾਜ ਦੇ ਕਿਸੇ ਸਬੋਧ, ਘਟਨਾ, ਜੀਵਨ ਦ੍ਿਸ਼ਟੀ ਜਾਂ ਚੇਤਨਾ ਦੇ ਵਾਹਕ ਹੋਣ । 

ਹ, ਪਤਿਰ੍ਹਪ ਪ੍ਰਸਥਿਤੀਆਂ -- ਇਹ ਪ੍ਰਸਥਿਤੀਆਂ ਵੀ ਅਜਿਹੀਆਂ ਚੁਣੀਆਂ ਹੋਈਆਂ ਹੋਣ 
ਜੋ ਅਵੱਸ਼ਕ ਤੱਤਾਂ ਨੂੰ ਸੈਵ'ਰ ਛਾਂਟਕੇ ਪ੍ਰਰੈਵਰਤਣ ਕ੍ਰਮ ਨੂੰ ਵੇਖ ਸਕਣ । 

ਮੁਕਦੀ ਗੱਲ ਇਹ ਕਿ ਯਤ'ਰਥ ਵਮਤੂਗਤ ਸੱਚ ਨੂੰ ਪ੍ਗਟ ਕਰਨ ਦੇ ਨਾਲ ਨਾਲ 
ਇਤਿਹਾਸਕ ਪ੍ਰਵਾਹ ਤੇ ਸਮਾਜਕ ਸਬੋਧਾਂ ਨੂੰ ਵੀ ਸਪਜਟ ਕਰਦਾ ਹੈ । ਇਸ ਯਥਾਰਥ ਦਾ ਸੱਚ 
ਤੱਟ ਸੱਥ ਨਾ ਹੌਕੇ, ਪੱਖਪਾਤੀ ਹੈ ਜੋ ਪ੍ਰਗਤੀ ਦਾ ਸਮਰਥਣ, _ਵਾਹਣ ਤੇ ਨਿਰਮਾਣ ਕਟਦਾ ਹੈ । 

ਯਥਾਰਥ ਦੀ ਵਰਨਣ ਵਿਧੀ ਬਾਰੇ ਮਾਠਕਸ ਦਾ ਨਿਮਨ ਲਿਖਤ ਸੂਤਰ ਐੱਗ- 
ਲਜ਼ ਦੇ ਸੂਤਰ ਦਾ ਉਪ ਸਿਧਾਂਤ ਹੋ ਸਕਦਾ ਹੈ । ਫਰਵਰੀ 1828 ਨੂੰ ਫਰਾਂਸੀਸੀ ਕ੍ਰਾਂਤੀ ਨਾਲ 
ਸਬੋਧਤ ਦੌ ਪੁਸਤਕ ਦੀ ਆਲੋਚਨਾ ਵਿਚ ਮਨੁੱਖਾਂ ਅਤੇ ਘਟਨਾਵਾਂ ਦੇ ਸਚਾਈ ਭਰਪੂਰ ਚਿਤਰਨ 
ਨੂੰ ਮਾਰਕਸ ਨੇ ਸਪਸ਼ਟ ਕੀਤਾ ਕਿ “ਯਥਾਰਥ ਵਿਚ ਰ'ਫੋਲਵ'ਦੀ ਸੌ“ਦਰਯ ਦ੍੍‌ਸ਼ਟੀ ਨੂੰ ਤਿਆਗਿਆ 
ਤੇ ਰੇਮਬਰਾਂਵਾਦੀ ਸੌ' ਦਤਯ ਦਿ੍‌ਸ਼ਟੀ ਨੂੰ ਗ੍ਰਹਿਣ ਕੀਤ' ਜਾਵੇ ।” 

[ਰਾਫੇਲ (੧੦]/:੩੦1 -1483--1520 ਈਜਵੀ) ਉਸ ਅਤਾਲਵੀ ਪੁਨਰਜਾਗ੍ਰਤੀ 
ਦਾ ਸਰਬ ਸਰਸ਼ਟ ਚਿੱਤਰਕਾਰ ਸੀ ਜਿਸਦੀ ਪ੍ਰਸਸ਼ਾ ਮਾਰਕਸ ਐੱਗਲਜ਼ ਨੇ ਕੀਤੀ ਹੈ । ਉਸਦੇ 
ਨਾਰੀ ਚਿਤਰਾਂ ਵਿਚ ਸੰ ਦਰਤਾ ਤੇ ਸਲੋਨਾਪਨ ਭਰਪੂਰ ਮਾਤਰਾ ਵਿਚ ਮਿਲਦਾ ਹੈ, ਇਹਨਾਂ ਵਿਚ 
ਸਿਸਟਾਈਨ ਮੈਡਨਾਂ ਪ੍ਰਮੁੱਖ ਹੈ । ਪੁਰਖ 'ਚਿਤਰਾਂ ਵਿਚ ਮਾਈਕਲ ਐੱਜਿਲੋ ਤੋਂ ਪ੍ਰਭਾਵਤ ਹੋਕੇ 
ਵੀ ਉਹ ਵਿਦਰੋਹੀ ਦਿ੍‌੍‌ਸ਼ਟੀ ਨਹੀ” ਗ੍ਰਹਿਣ ਕਰ ਸਕਿਆ । ਪੌਪ ਦੀ ਉਪਮਾ ਵਿਚ ਬਣਾਏ 
ਗਏ ਉਸਦੇ ਕੰਧ ਚਿਤਰਾਂ ਵਿਚ ਸ਼ਾਹੀ ਸ਼'ਨ ਸ਼ੌਕਤ, ਸਾਮੰਤੀ ਰੂਪ ਰੈਗ ਅਤੇ ਅੰਲਕ੍ਰਿਤੀ ਬਹੁਤ 


ਰੇਮਬਰਾਂ ਵਾਨਰਿਨ (੧੯70078206: 1 806--1869) ਮਹਾਨ ਡੈਨਿਸ਼ ਚਿੱਤਰਕਾਰ 
ਸੀ ਜਿਸਨੇ ਰਾਸ਼ਟਰੀ ਪ੍ਰੰਪਰਾ ਨੂੰ ਸਿਖਰ ਤਕ ਪੁਚ ਇਆ । ਉਸਦੇ ਚਿਤਰਾਂ ਵਿਚ ਭਾਵਨਾਵਾਂ 
ਦੀ ਡੂੰ ਘਾਈ, ਉਚਤਮ ਸਾਦਗੀ ਤੇ ਸਚਾਈ ਭਰੀ ਆਤਮਾ ਦੇ ਦਰਸ਼ਨ ਹੁੰਦੇ ਹਨ । ਮਨੁੱਖ ਦੀ 
ਬਹੁਰੈਗੀ ਦੁਨੀਆਂ ਨੂੰ ਪ੍ਰਗਟਾਉਣ ਵਿਚ ਉਹ ਚਿੱਤਰਕਲਾ ਦਾ ਸ਼ੈਕਸਪੀਅਰ ਮੋਨਿਆ ਜਾਂਦਾ ਹੈ । 
ਡਾਇਨੇ, ਅਵਾਰ' ਬੇਟੇ ਦੀ ਵਾਪਸੀ, 'ਵਭਰ'ਰ ਵਿਚ ਫੜੀ ਹੋਈ ਔਰਤ, ਆਦਿ ਚਿੱਤਰਾਂ 
ਵਿਚ ਮ/ਹਜ਼ ਲਾਈਟ ਤੇ ਸ਼ੇਡ ਦੇ ਮਾਧਿਅਮ ਦੁਆਰ' ਉਹਨਾਂ ਦੇ ਮਹਾਂ ਕਾਵਿਆਤਮਕ ਗੁਣਾਂ 
ਦਾ ਪ੍ਰਗਟਾ ਕੀਤਾ ਹੈ ] 


60 ਸਿਰਜਟਣ 


ਵਰ 


ਨ ਦੀ 


ਅਥਵਾ ਰਾਫੇਲਵਾਦੀ ਸੰ“ਦਰਯ ਦ੍ਰਿਸ਼ਟੀ ਵਿਚ ਸਾਰੀ _ਚਿਤਰ'ਤਮਕ ਸਚ'ਈਗਾਇਬ 
ਹੋ ਜਾਂਦੀ ਹੈ, ਕਿਉ-ਕ ਉਸ ਵਿਚ ਸ਼ਾਨ ਸ਼ੌਕਤ ਤੇ ਬੇ-ਲੋੜਾਪਨ--ਜਿਵੇ' ਸਾਮੌਤ ਨਰ- 
ਨਾਰੀਆਂ ਦੇ ਸਿਰਾਂ ਤੇ ਪਰਵਾਰ ਆਦਿ-ਹੁੰਦਾ ਹੈ ਜੋ ਵਾਸਤ/ਵਕ ਰੂਪ ਨੂੰ ਲਗ ਪਗ ਗ੍ਰੰਮ ਕਰ 
ਦਿੰਦਾ ਹੈ । 


ਪਰ ਚਮਕੀਲੇ ਰੇਮਝਰਾਂਵਾਦੀ ਰੋਗਾਂ ਵਿਚ ਘਟਨਾਵਾਂ ਤੇ ਘਟਨਾ ਪੂਰਨ ਲੋਕਾਂ ਦਾ ਚਿਤਰਨ 
ਅੰਤਮ ਤੌਰ ਤੇ ਬੇ-ਲੋੜੀਆਂ ਅਲਕ੍ਰਿਤੀਆਂ ਨੂੰ !ਤਿਆਗਕੇ ਭਰਪੂਰ ਮਾਨਵਤਾਵਦ ਦਾ ਚਿਤਰਨ 
ਕਰਦਾ ਹੈ ਅਤੇ ਉਹਨਾਂ ਦੈ ਸਜੀਵ ਗੁਣ ਝਲਕ ਮੈਦੇ ਹਨ । 

ਇਸਤਰ੍' ਬੇਲੋੜੀਆਂ ਅਲੰਕ੍ਿਤੀਆਂ ਦਾ ਤਿਆਗ ਅਤੇ ਸਜੀਵ ਗੁਣਾਂ ਨਾਲ ਭਰਪੂਰ ਵਾਜਤ- 
ਵਿਕਤਾ ਦਾ ਗ੍ਰਹਿਣ ਹਂ ਯਥਾਟਥਕਤਾ ਦੀ ਕਲਾਤਮਕ ਪ੍ਰਕਿਰਤੀ ਨੂੰ ਚਮਕਾਉੱਦਾ ਹੈ । 

ਇਹਨਾਂ ਕਾਰਨਾਂ ਕਰਕੇ ਮਾਰਕਸਵਾਦੀ ਸੋਦਰਯ ਸਾਸ਼ਤਰ ਦੇ ਯਥਾਰਥ ਵਿਚ ਫੋਟੋਗਰਫਿਕ 
ਯਥਾਰਥ ਜਾਂ ਪ੍ਰਾਂਕ੍੍‌ਤੀਵਾਦ (॥੩੯੦2੨1੬॥) ਨੂੰ ਅਣਇਛਤ ਮੰਨਿਆ ਗਿਆ । ਪ੍ਰਕਿ੍‌ਤੀ- 
ਵਾਦ ਦਾਂ ਜਨਮ ਫਟਾਂਸ ਵਿਚ ਹ'ਇਆ ਅਤੇ ਉਹ ਅ ਪਣੇ ਨਮ" ਦੀ ਪ੍ਰਭ ਵਵਾਦੀ ਚਿੱਤਰਕਲਾ 
ਦਾਹੀ ਇਕ ਰੂ: ਸੀ । ਇਮਾਈਲ ਜ਼ੋਲਾ (1820 - 1902) ਪ੍ਰਮੁਖ ਪ੍ਰਕ੍ਰਿਤੀਵਾਦੀ ਕਲਾਕਾਰ 
ਹੈ। ਮੋਪਾਸਾਂ _(1856--1893) ਤੇ ਆਲਫੱ'ਸ _ਦਾਉਦੇ ਵੀ ਕੁਝ _ਪ੍ਰਕਿਤੀ- 


_ਵਾਂਦੀ ਕਲਾਕਾਰ ਮੰਨੇ ਜਾ ਸਠਦੇ ਹਨ । ਉਹਨਾਂ ਨੇ ਵਿਰਿਆਨ ਦੇ ਸੱਚਾਂ ਨੂੰ ਜਿਉ” ਦਾ ਤਿਉ' 


ਸਾਹਿਤ ਵਿਚ ਅਪਨਾਇਆ ਅਤੇ ਤੱਥਾਂ ਦਾ 'ਇੰਨਾਂ ਸੰਗ੍ਰਹ ਕੀਤਾ ਕਿ ਅਤਿਤ' ਤੇ ਬੇਲੌੜਾਪਨ 
ਹਾਵੀ ਹੋ ਗਿਆ । ਇਕ ਬੈਨੇ ਤਾਂ ਇਹਨਾਂ ਨੇ ਇੰਨ੍ਹਾਂ ਤੱਤਾਂ ਨੂੰ ਅਲੰਕਰਣ ਲਈ ਵਰਤਿਆਂ, ਦੂਜੇ 
ਬੰਨੇ ਵਸਤੂਆਂ ਦੀ ਇਤਹਾਸਕ ਪੀਵਰਤਣ ਦੀ ਸੂਝ ਗੁਆ ਦਿੱਤੀ । ਉਹ ਕੋਈ ਵੀ ਵਿਸ਼- 
ਲੋਸ਼ਨ ਨਹੀ ਕਰ ਸਕੇ । ਯਥਾਰਥ ਨੂੰ `ਕੱਲ ਵਿਚ ਗੱਤਕੇ, ਅਚੱਲ ਬਣਾਕੇ ਬਿਲਕੁਲ ਸ਼ਕਤੀ- 
ਹੀਣ ਬਣਾਇਆ ਅਤੇ ਘੋਰ ਅਨੁਭਵਵਾਦ ਹੋਣ ਦੇ ਕਾਰਨ ਸਮ'ਜ ਪ੍ਰ ਵਾਹ ਵਿਚ ਸਥਿਰ ਜਿਹੇ 
ਹੋ ਗਏ । ਕਲਾ ਵਿਚ ਉਹਨਾਂ ਨੇ ਹੇਠਲੇ ਵਰਗ ਦਾ ਵਰਨਣ ਹੀ 'ਨਸ਼ਾਨਾ ਬਣਾਇਆ, ਪਰ 
ਉਹਨਾਂ ਵਿਚ ਸਰੀਰਕ ਅੰਗਾਂ ਦਾ ਸੂਖਮ ਵਤਨਣ , ਨੌਗੀ ਵਾਸਤਵਿਕਤਾ, ਨਿਮਨ ਤੇ ਤੁੱਛ ਯਥਾਰਥ 
ਦਾ ਹੀ ਬੋਲਬਾਲਾ ਹੋ ਗਿਆ । ਫਿਰ ਵੀ ਉਹਨਾਂ ਨੇ ਹੇਠਲੇ ਵਰਗ ਦੇ ਲੌਕਾਂ ਦੇ ਜੀਵਨ ਨੂੰ 
ਸਾਹਿਤ ਵਿਚ ਪੇਸ਼ ਕੀਤਾ ਅਤੇ ਕਰੂਪਤਾ ਨੂੰ ਵੀ ਕਲਾ ਦਾ ਸਥਾਨ ਦੇਕੇ ਸੋਦਰਯ ਨੂੰ ਨਵੇਂ 
ਸਵਾਲ ਦਿੱਤੇ । ਅਤਿਤਾ ਤੇ ਘੋਰ ਖੋਡਿਤਾ ਹੀ ਇਹਨਾਂ ਦੀਆਂ ਕ੍ਰਿਤੀਆਂ ਦੇ ਵਿਨਾਸ਼ ਦਾ ਕਾਰਣ 
ਬਣੀ । ਜ਼ੌਲਾ ਨੇ ਇਕ ਨਾਇਕਾ ਨਾਨਾ ਦੇ ਸੌਦਦਯ ਦਾ ਤਾਂ ਅਤਿਅੰਤ ਸੰਦਰ ਵਰਨਣ ਕੀਤਾ 
ਹੈ, ਪਰ ਇਸਦੇ ਨਾਲ ਹੀ ਨੰਤਿਕਤਾ ਨੂੰ ਉਕਾ ਲੋਪ ਕਰ ਦਿੱਤਾ ਹੈ । 


ਅਸਲ ਵਿਚ ਕਲਾਤਮਕ ਯਥਾਰਥ ਦੋ ਕਿਸਮ ਦਾ ਹੈ । ਪਹਿਲੇ ਵਿਚ ਭੌਤਕ ਵਸਤੂਆਂ 
ਅਤੇ ਇੰਦਰਿਆਈ ਅਨੁਭਵਾਂ ਦੁਆਰਾ ਅਰਕੀਕਰਣ ਹੁੰਦਾ ਹੈ । ਦੂਸਰੇ ਵਿਚ ਸੰਸਕ੍ਰਿਤੀ ਹੀ ਵਿਸ਼ਾ 
ਬਣ ਜਾਂਦੀ ਹੈ। ਕਿਸੇ ਵਿਸ਼ੇਸ਼ ਯੁਗ ਦਾ ਸਾਂਸਕਿ੍‌ਤਕ ਪੈਟਰਨ ਹੀ ਉਸ ਯੂਗ ਦੇ ਲੌਕਾਂ ਤੇ 
ਕਲਾਕਾਰਾਂ ਲਈ ਅਸਲ ਵਿਚ ਯਥਾਰਥ ਨਾ ਹੋ ਕੇ ਕਲਾਤਮਕ ਯਥਾਰਥ ਹੋ ਜਾਂਦਾ ਹੈ, ਕਿਉਕਿ 
ਉਸ ਸਮੇ“ ਦੇ ਲੌਕਾਂ ਤੇ ਕਲਾਕਾਰਾਂ ਨੂੰ ਉਹ ਪਰਵਾਨ ਸੀ ਤੇ ਯਥਾਰਥ ਦੀ ਉਹੀ ਸਮਝ ਸੱਚ ਦੀ 


ਸਿਚਜਟਨ 1 


ਬੁਨਿਆਦ ਸੀ । ਇਹ ਗੱਲ ਵਿਸ਼ੇਸ਼ ਯੁੱਗ ਲਈ ਹੀ ਲਾਗੂ ਹੋਵੇਗੀ । ਹੋਰਾਂ ਜੁਗਾਂ ਵਿਚ ਵੀ ਉਸੇ 
ਬੀਤੇ ਹੋਏ ਸਾਂਸਕ੍ਰਿਤਕ ਪੈਟਰਨ ਦੀ ਨਨਲ _ਅਯਥਾਰਥ ਹੋ ਜ'ਵੇਗੀ । ਕਲਾਤਮਕ ਯਥਾਰਥ ਤੇ 
ਵਸਤੂਗਤ ਯਥਾਰਥ ਦੇ ਇਸ ਭੇਦ ਉਪਰ ਮ/ਰਕਸਵਾਦੀ ਸੋਦਰਯ ਸ਼ਾਸਤਰ ਵਵਸ਼ੇਸ਼ ਜ਼ੌਰ ਦਿੰਦਾ 
ਹੈ। ਉਦਾਹਰਨ ਵਜੋ ਬਾਲਮੀਕ ਲਈ ਹਨ੍ਹਮਾਨ, ਸਵਰਨਮ੍ਰਿਗ, ਜਟਾਊ, ਤਾੜਕਾ, ਰਾਵਣ, 
ਰਾਖਸ਼ਸ਼, ਦੈਵੀ ਸਕਤੀਆਂ ਉਸ ਸੈਸਕ੍ਰਿਤੀ ਦੇ ਐਗ ਦੇ ਰੂਪ ਵਿਚ ਸਨ । ਜੇ ਉਹ ਉਸ ਸਮੇ' ਦੇ 
ਵਸਤੂਗਤ ਸੱਚ ਦਾ ਕਾਗ ਨਹੀ ਸਨ ਤਦ ਵੀ ਪ੍ਰਾਚੀਨ ਭਾਰਤੀਆਂ ਦੇ ਸਾਂਸਕ੍ਰਿਤਕ ਪੈਟਰਨ ਦਾ 
ਭਾਗ ਸਨ ਅਤੇ ਉਜੇ ਰੂਪ ਵਿਚ ਪਰਵਾਨ ਸਨ । ਪਤ ਜੇ ਮੁਣਸ਼ੀ ਪ੍ਰਮ ਚੈਦ ਵੀ ਬਾਲਮੀਕ ਕਾਲੀਨ 
ਇੰਨ੍ਹਾਂ ਅਧਿਆਤਮਤ ਭ੍ਰਤੀਆਂ ਦਾ ਸ਼ਿਕਾਰ ਹੁੰਦੇ ਤਾਂ ਇਹ ਗੱਲ ਅਯਥਾਰਥ ਹੋਂ ਜਾਣੀ ਸੀ । 

ਕਲਾ ਤਿਰਜਣ ਲਦੀ ਬਾਲਮੀਕ ਦਾ ਵ੍੍‌੍‌ਸ਼ਟੀਕੋਣ ਮੁਣਸ਼ੀ ਪ੍ਰੋਮ ਚੈਦ ਦੇ ਸਮੋ” ਵਿਚ ਵਰਤ" ਰਹਿਤ 

ਹੋ ਗਿਆ, ਕਲਾ ਦੀਆਂ ਲੌੜਾਂ ਬਦਲ ਗਈੀਖਾਂ ਯਥਾਰਥ ਦੇ ਦੁਮੋਲ ਵਿਸਤ੍੍‌ਤ ਹੋ ਗਏ ਅੜੇ ₹ 
ਸਾਂਸੰਕ੍ਰਿਤਕ ਪੈਟਰਨ ਤੇ ਸਮਾਜਕ ਸਬੋਧਾਂ ਵਿਚ ਬੁੰਨਆਦੀ ਤਬਦੀਲੀਆਂ ਹੋ ਗਈਆਂ । ਏਥੇ 
ਅਜਾਂ ਹਾਵਰਡ ਫਾਸਟ ਦੇ ਇਕ ਉਦ”ਹਰਨ ਦਾ ਰੂਪਾਂਤਰ ਕੀਤਾ ਹੈ । ਹੋਮਰ-ਕ'ਵਿ ਦਾ ਮਾਰਕਸੀ 
ਵਿਸ਼ਲੋਸ਼ਨ ਕਰਦੇ ਹੋਏ ਉਹ ਲਿਖਦਾ ਹੈ ੪ ''ਇਹ ਮੰਨਣਾ ਗਲਤ) ਹੋਵੇਗੀ ਕਿ ਯਥਾਰਥ 
ਦੀ ਜਾਹਿਤੱਕ ਪਕ੍ਤੀ ਖੂਦ ਹੀ ਯਥਾਰਥ ਦੀ ਵਸਤੂਗਤ ਪ੍ਰਕ੍ਰਿਤੀ ਨਾਲ ਠੀਕ ਠੀਕ ਮੇਲ ਕਰ 

ਲੈੱਦੀ ਹੈ । ਜੇ ਇਹ ਗਲ ਹ੍ਰੰਦੀ ਤਾਂ ਸਾਮਾਨਯ ਵਿਗਿਆਨਕ ਪ੍ਰਣਾਲੀਆਂ ਦੇ ਆਰੰਭ ਤੋ” ਪਹਿਲਾਂ 


ਵਾਸਤਵਿਕ ਮਹੁੱਤਵ ਦਾ ਸਾਹਿਤ ਹੀ ਨਾ ਹੁੰਦਾ ਤਦ ਵੀ ਅਸੀ ਜਾਣਦੇ ਹਾ ਤਿ ਪ੍ਰਚੀਨ ਸਮਿਆਂ ਡਾ 


ਵਿਚ ਮਹ'ਨ ਸਾਹਿਤ ਕੱਢਿਆ ਗਿਆ ਹੈ । ਟਿਸ ਦਿਸਦੇ ਵਿਰੋਧ ਦਾ ਉਤਰ ਇਸ ਗੱਲ ਵਿਚ 
ਨਿਹਿਤ ਹੈ ਕਿ ਯਦਾਰਥ ਦੀ ਸ੍ਰਝ ਬੂਝ ਚਾਹੇ ਕਿੰਨੀ ਵੀ ਸੀਮਤ ਕਿਉ” ਨਾ ਰਹੀ ਹੋਵੇ, ਤਦ ਵੀ 
ਉਹ 8ਸਕਿ੍‌ਤੀ ਦੀ ਇਕ ਬੁਨਿਆਦ ਪਰਦਾਨ ਕਰਦੀ ਹੈ ਅਤੇ ਸੋ:ਕ੍ਿਤੀ ਖੁਦ ਟਿਕ ਯਥਾਰਥ ਹੋ 
ਜਾਂਦੀ ਹੈ ਜਿਸਨੂੰ ਕਲਾਕਾਰ ਨੂੰ ਐਗਕਰ ਕਰਨਾ ਤੇ ਕਲ' ਸਿਰਜਣ ਲ”? ਢੁ੨ਵਾਂ ਬਣਾਉਣਾ 
ਪੈਦਾ ਹੈ । ਅਤੇ ਜੇ ਉਹ ਇਸਨੂੰ ਦ੍ੜਤ' ਤੇ ਸਚ'ਈ ਨਾਲ ਫੜ ਲੈ'ਦ' ਹੈ, ਤਾਂ ਉਸਦੀ ਕਲਾ 
ਉਸ ਵਸ਼ਿਸ਼ਟ ਸੰਸਕਿ੍‌ਤੀ ਤੋਂ ਵੀ ਅੱਗੇ ਜੀਵਤ _ਰਹੇਗੀ ਜਿਸਨੇ _ਉਸਨੂੰ (ਕਲਾ ਨੂੰ) 
ਉਤਪੋਨ ਕੀਤਾ । 

ਯਥਾਰਥ ਦੀ ਪਹਿਲੀ ਪਰਕਾਰ ਦੀ ਅਭਿਵਿਅਕਤੀ ਵਿਚ ਲੇਖਕ ਆਪਣੇ ਮੱਤਾਂ ਨੂੰ 


ਪਰਗਟ ਕਰਦਾ ਹੈ ਅਤੇ ਜੇ ਕਚੇਰ' ਹਵੇ ਤਾਂ ਕਲਾ ਕਿਰਤ 'ਵਚ ਭੱਦਾਪਨ ਤੇ ਨੀਰਸਤਾ ਭਰ ਨ. 


ਦਿੰਦਾ ਹੈ । ਦੂਸਰੀ ਪਰਕਾਰ ਦੀ ਅਭਿਵਿਅਕਤੀ ਵਿਚ ਕਲਾਕਾਰ ਸਾਂਸਕ੍ਰਿਤਕ ਪੈਟਰਨ ਅਤੇ 
ਜਨਤਾ ਦੀ ਕਵਿ ਪ੍ਰ ਪਰਾ ਦਾ ਚਿਤਨਨ “ਸਮਾਜ ਪੁਰਸ਼'” ਹੋ ਕੇ ਕਰਦਾ ਹੈ ਤੇ ਆਪਣੇ ਵਿਚਾਰ 
ਜਿਧੇ ਢੰਗ ਨਾਲ ਨਹੀ' ਪ੍ਰਗਟ ਕਰਦਾ । ਇਸ ਅਭਿਵਿਅਕਤੀ ਵਿਚ ਵੀ ਯਥਾਰਥ ਛਣ ਕੇ ਆ 
ਜਾਂਦਾ ਹੈ ਕਿਉਕਿ ਅਜਿਹੀਆਂ ਕਲਾਂ ਕਿਰਤਾਂ ਵਿਰ ਸਮਾਜ ਅਥਵਾ ਜੀਵਨ ਦੇ ਵਿਰੋਂਧਾਂ ਦਾ 
ਜੀਵਤ ਚਿੱਤਰ ਰੇਮਬਤਾਂਵਾਦੀ ਰੰਗਾਂ ਵਿਚ ਖਿੜ ਉਠਦਾ ਹੈ । ਇਹ ਵੀ ਯਥਾਰਥਵਾਦ ਦੀਆਂ 
ਮਹੱਤਵ ਪੂਰਨ ਜਿੱਤਾਂ ਵਿਚੋ ਇਕ ਹੈ ਜੋ ਮੰਨ ਢੰਗ ਨਾਲ ਹਾਸਲ ਕੀਤੀ ਜਾਂਦੀ ਹੈ । ਅਜਿਹੇ 
ਯਥਾਰਥਵਾਦ ਵਲ ਸੰਕੇਤ ਕਰਦੇ ਹੋਏ ਐੱਗਲਜ਼ ਨੇ ਕਿਹਾ ਹੈ, “ ਜਿਸ ਯਥਾਰਥਵਾਦ ਵਲ ਮੈ” 
ਸੰਕੇਤ ਕਰਦਾ ਹਾਂ. ਉਹ ਤਾਂ ਲੇਖਕ ਦੇ ਮੱਤਾਂ ਦੇ ਬਾਵਜੂਦ ਵੀ ਝਲਕ ਸਕਦਾ ਹੈ । ਇਸੇ 


62 ਸ੍ਰਿਰਜ਼ਣਾ 


ਯਥਾਰਥਵਾਦ ਦੇ ਪ੍ਰਸੰਗ ਵਿਚ ਤੁਲਸੀਦਾਸ, ਸ਼ੈਕਸਪੀਅਹ, ਮਿਠਟਨ, ਬਾਲਜ਼ ਕ ਤੇ ਤੋਲਤਤਾਏ 
ਦੀਆਂ ਕਿਰਤਾਂ ਅਮਰ ਹਨ । 

ਯਥਾਰਥਵਾਦ ਦੀ ਪਹਿਲੀ ਮੰਜਲ ਵਿਚ ਭੌਤਕ ਵਸਤੂਆਂ ਤੇ ਇੰਦਰੀਆਂ ਦੀ ਆਪਸੀ 
ਕਿਆ ਦਾ ਪ੍ਰਤੱਖੀਰਰਣ ਹੈ, ਦੂਸਰੀ ਮੰਜਲ ਵਿਚ ਪਤੱਖਕ ਦੇ ਮਨੋਵਿਗਿਆਨਕ _ ਰੁਝਾਨਾਂ 
ਅਤੇ ਦਿਮਾਗ ਦਾ ਮਹੱਤਵ ਹੋ ਜਾਂਦਾ ਹੈ ਤੀਸਰੀ ਮੰਜ਼ਲ ਵਿਚ 'ਪੂਰਨ'- ਯਥ ਟਥ_ਦੀ ਖੋੱਜ 
ਵਿਚ ਵਿਚਾਰਧਾਰਾ ਦੀ ਦਿ੍‌ਸ਼ਟੀ ਵੀ ਆ ਜਾਂਦੀ ਹੈ ਚੌਥੀ ਮੰਜ਼ਲ ਵਿਚ ਸਾਂਸਕਿਤਕ 
ਪੈਟਰਨ ਕਲਾਤਮਕ _ਯਬਾਟਬ ਦੀ £ਬੀ ਪਰਗਟ ਕਰਦ ਹੈ ਅਤੇ ਪੰਜਵੀ' ਮੰਜਲ ਵਿਚ 


`ਲੂਕਵੇ” ਮੱਤਾਂ ਦ' ਪ੍ਰਕਾਸ਼ਨ ਵੀ ਇੱਫਤ ਯਥਾਰਥ ਪੇਸ਼ ਕਰ ਸਕਦਾ' ਹੈ । ਸਮਾਜਕ ਯਥ ਟਥ ਨੇ 


ਪਦਾਰਥ ਤੇ ਮਨ ਤੇ ਸੱਚਾਂ ਦਾ ਇਤਹਾਸਕ, ਵਿਗਆਨਕ ਤੇ _ਗਿਅ”ਨ ਮੀਮਾਂਸਤਕ ਵਿਵੇਚਨ 
ਦਿੱਤਾ ਹੈ । 

ਵਵਿਆਕਤਕ ਅਥਵਾ ਸਾਮੂਹਕ ਭਾਵ ਪ੍ਰਗਟਾ ਜਾਂ ਸ਼ੈਲੀ ਪ੍ਰਗਟਾ ਦੌਨਾਂ ਵਿਚੇ ਹੀ ਪ੍ਰਵਿਰਤੀ 
ਅ ਤਮਠਤਾ (_16॥0886008 _) ਮਿਲ ਸਕਦੀ ਹੈ ਜੋ ਕਲਾ ਕਿਰਤ ਜਾਂ ਨਲਾਕਾਰ ਦੇ 
ਵਿਅਰਤਿੱਤਵ ਦਾ ਪ੍ਰਕਾਸ਼ਨ ਕਰਦ) ਹੈ, ਉਦੇ `ਵਅਤਕੀਗਤ ਰੁਝਾਨਾਂ ਨੂੰ ਦਿਸ਼ਾ ਦੰਦੀ ਹੈ ਤੇ 
ਸੰਸਕਿਤੀ ਦੇ ਕੁਝ ਪੱਖਾਂ ਉਪਰ ਵੀ ਚਾਨਣਾ ਪਾਉ'ਦੀ ਹੈ । 

ਇਕ ਕੁਸ਼ਲ ਪ੍ਰਵਿਦਤੀਆਤਮਨਤਾ ਨਿਪੁੰਨ ਠਲਾਕਾਟਾਂ ਵਿਚੋਂ ਹੀ ਅਉਂਦੀ ਹੈ। 
ਠਲਾ ਦਾ ਮੁਖ ਸਬੈਧ ਇੰਦਟੀ-ਬੋਧਾਂ ਨਾਲ ਹੈ । ਤੇ ਫ਼ਿਰ ਉਦਗਾਨਾਂ ਨਲ ਭਰਪੂਰ ਭਾਵ 
ਰੀ ਵਣੀਹ'ਰ ਹੋ ਜਾਂਦੇ ਹਨ। ਪਨ ਤੀਕ ਵੇਗ ਭਾਵਾਂ ਦੀ ਸਿਖਰ ਹੈ । ਤੀਬਜ ਭਾਵ ਦੀ 
ਅਵਸਥ' ਹੀ ਠਲਾਕਾਰ ਨੂੰ ਵਸ਼ਿਸ਼ਟ ਰੁਝਾਨਾਂ ਵਲ ਇਸ ਪਰਕਾਰ ਮੌੜਦੀ ਹੈ ਕਿ ਉਹ 
£ਰੇਸ਼ਟ ਵਿਚਾਰਾਂ ਦਾ ਸਥਾਪਨ, ਚੌਗੇ ਭਾਵਾਂ ਦਾ ਵਰਨਣ ਜਾਂ ਵਸਤ੍ਰਆਂ ਨੂੰ ਆਪਣੇ ਦਰਸ਼ਣ 


_ਵਿਚ ਢਾਲਕੇ ਉਸਨੂੰ ਸ਼ਕਤੀ ਦੇ ਰੂਪ ਵਵਚ ਪਰਵ ਨ ਕਰਦਾ ਹੈ । ਜਿਸ ਕਲਾਕਾਰ ਜਾਂ 


ਪੁਸ਼ੰਸਕ ਜਾਂ ਜਨ ਸਮੂੰਹ ਜਾਂ ਸੰਨਕਿਤੀ ਵਿਚ ਜਿੰਨੀ ਤੀਬਰ ਭਾਵਾਂ ਦੀ ਸੈਵੇਦਨਾ ਤੇ ਅਨੁਭੂਤੀ 
ਹੋਵੇਗੀ, ਕਲਾ ਕਿਰਤਾਂ ਵੀ ਉਨੀਆਂ 1 ਵਧੇਰੇ ਮਹਾਨ ਤੇ ਪ੍ਰਵਿਰਤੀ-ਮ'ਤਮਕ ਹੋਣਗੀਆਂ । 
ਇੰਦਰੀਆਈ ਹੋਣ ਦੇ ਕਾਰਨ ਇਨਸਾਨ ਇਕ ਤੀਬਰ _ਹਾਗਤਮਦ ਜੀਵ ਹੈ । ਤੀਬਰ ਭਾਵ ਉਸ 
ਦੀ ਮੂਲ ਸ਼ਕਤੀ ਹੈ ਜੋ ਤੀਬਰਤਾ ਨਾਲ ਵਸਤੂ ਵਲ ਮੁੜੀ ਰਹਿੰਦੀ ਹੈ। 


<੍‌ 


ਕਲਾ ਕਿਰਤ ਵਿਚ ਤੀਬਰ ਰਾਗ ਹੀ ਪ੍ਰਵਿਰਤੀਆਤਮਕਤ” ਦੇ ਸੁਝਾਉ ਹੁੰਦੇ ਹਨ । 
ਇਹੀ ਕਲਾਕਾਰ ਨੂੰ ਆਂਤਿਰਿਕ ਖੜੋਤ ਤੋ“ਬਚ'ਉੱ'ਦੇ ਹਨ, ਤੇ ਕਲਾਕਾਣ ਵਿਚ ਸਚਾਈ ਦਾ 
ਸਥ'ਪਨ ਕਰਦੇ ਹਨ । ਤੀਬਰ ਰਗ ਦਾ ਅਥ ਨਿਟਫਲ, ਲਾਚਾਰ ਤੇ ਨਿਟਾਰਥਕ ਪਖਪਾਤ ਅਥਵਾ 
ਮਿਟੀ ਦਾ ਮਾਧੋਂ ਹੋਣਾ ਨਹੀ” ਹੈ । ਇਹ ਕਲਾਕਾਤ ਦੀਆਂ ਅਨੁਭੂਤੀਆਂ ਅਤੇ ਜਿਧਾਂਤ' ਦੋਨਾਂ ਨੂੰ 
ਹੀ ਪਾਣੀ ਤੇ ਦੁੱਧ ਵਾਂਗ ਵੱਖ ਕਰ ਦਿੰਦਾ ਹੈ ਇਲ)%ਆ' ਅਹਿਰਨਬਟਗ ਨੇ ਪ੍ਰਵਿਰਤੀਅ ਤਮਕੜਾ 
ਨੂੰ ਸਪਸ਼ਟ ਕਰਦਿਮਾਂ ਲਿਖਿਆ ਹੈ, ਇਨ ਪੂਰੀ ਤਰਾਂ ਸੁਭਾਵਕ ਹੈ ਕਿਸਕ ਦੌਕਾਂ ਵਗ ਕਲਾਕਾਰ 
ਕੁਝ ਚੀਜ਼ਾਂ ਨਾਲ ਪ੍ਰੰਮ ਕਰੇ ਅਤੇ ਕੁਝ ਨਾਲ ਘਿ੍‌ਣਾ । ਜੇ ਉਹ ਅਪਣੇ 7ਮਟਾਲੀ ਮਨੂੱ<' ਨਾਲੋਂ 
ਕਿਸੇ ਤਰ੍ਹਾਂ ਵਖੇਰਵਾਂ ਰਖਦ' ਹੈ ਤਾਂ ਉਮਨੂੰ ਉਸਦਾ ਮੂੰ ਹਫਟਣ ਕਹਿਣ ਦੀ ਥਾਂ ਅਨੁਤੁੜੀਆਂ ਦੀ 


ਸਿਰਜਣਾ 63 


ਜਗਿਆਸਾ ਕਹਾਂਗੇ । ਲੇਖਕ ਨਿਆਂ, ਤਰਕ ਅਤੇ ਭਰੱਪਣ ਵਲ ਮੁੜ ਸਕਦਾ ਹੈ, ਢੂਸਰੇ ਬੰਨੇ ਉਹ 
ਸਮਾਜਕ ਅਸਮਾਨਤ', ਮੂਰਖਤ' ਤੇ ਰਾਸ਼ਟਰੀ ਦੰਭ ਵਲ ਵੀ ਮੁੜ ਸਕਦਾ ਹੈ। ...ਦਾਤੇ ਨੇ ਆਪਣੇ 
ਸਮੇ” ਦੇ ਲੋਕਾਂ ਦੀ ਉਤਸਕਤ' ਵਿਚ ਹੱਥ ਵਟਾਇਆ, ਆਪਣੇ ਸਮੇ` ਦੇ ਰਾਜਨੀਕ ਸੈਘਰਸ਼ਾਂ ਵਿਚ 
ਭਾਗ ਲਿਆ,ਅਤੇਆਪਣੀਆਂ ਕਈ ਕਿਤਾਵਾਂ ਉਹਨਾਂਨੂੰ ਸਮਰਪਤ ਕੀਤੀਆਂ । ਪ੍ਰਵਿਰਤੀਆਤਮਕਤਾ 
ਨੇ ਉਸ ਨੂੰ ਵਰਜਣ ਦੀ ਥਾਂ 'ਡੀਵਾਈਨ ਕਾਮੇਡੀ ਲਿਖਣ ਲਈ ਸਹਾਇਤ' ਕੀਤੀ ਜੋ ਹੁਣ ਵੀ 
ਸਾਨੂੰ ਮਥ ਦਿੰਦੀ ਹੈ ਜਦ ਕਿ ਤੇਰਵ੍ਰੀਂ ਸਦੀ ਦਾ ਨਾਗਰਿਕ ਤ੍ਰਫਾਨ ਭੂਤਕਾਲ ਦੀ ਗੱਲ ਬਣ 
ਗਿਆ ਹੈ ।” 

ਪ੍ਰਵਿਰਿਤੀਆਤਮਕਤਾ ਤੀਬਰ ਭਾਵਾਂ ਦੀ ਸਥਿਤੀ ਤੋ` ਉਠਕੇ ਉਚ ਆਦਰਸ਼ਾਂ ਅਤੇਂ ਸਮਾ- 
ਜਕ ਵਿਕਾਸ ਦੇ ਗਿਆਨ ਨੂੰ ਵੀ ਘੇਰੇ ਵਿਚ ਲੰ'ਦੀ ਹੈ । ਇਕ ਬੰਨੇ ਤਾਂ ਉਹ ਤੀਬਰ ਭਾਵਾਂ ਨੂੰ 
ਵਸ਼ਿਸਟ ਰੁਝਾਨ ਦਿੰਦੀ ਹੈ, ਦੂਸਰੇ ਬਨੇ ਉਹ ਵਿਚਾਟਕਾਂ ਦੇ ਰੂਪ ਵਿਚ ਪਕੇਰੀ ਹੁੰਦੀ ਹੈ ਅਭੈ ` 
ਤੀਸਰੇ ਬੈਨੇ ਸੰਸਕਿਤੀ ਦੇ ਸਮਜਕ 7ਬੰਧਾਂ ਨੂੰ ਵੀ ਸਪਸ਼ਟ ਕਰਦੀ ਹੈ । ।ਏਹ ਨਿਰਛਲ ਕਲਾ 
ਦੀ ਕਸੌਟੀ ਵੀ ਬਣ ਜਾਂਦੀ ਹੈ । ਪਹਿਲਾਂ ਦੀਆਂ ਕਲਾ ਕਿਰਤਾਂ ਵਿਚ ਤੀਬਰ ਭਾਵ ਤੋ 
ਨਿਕਲੇ ਕਲਾਤਮਕ ਸੌਦਰਯ ਦੀ ਹੀ ਪ੍ਰਧਾ;ਤਾ ਸੀ ਅਤੇ ਧਰਮ, ਦਟਸ਼ਣ, ਰਾਜਨੀਤੀ ਆਦਿ 
ਉਪਰ ਅਨੇਕ ਅਵਰਣ ਪਏ ਰਹਿੰਦੇ ਸਨ । ਪਿਛੇ ਦੀ ਜਰਮਨ, ਰੂਸੀ ਤੇ ਫ਼ਰਾਂਸੀਸੀ ਕਲਾਂ 
ਵਿਚ ਰਾਜਨੀਤਕ, ਦ'ਠਸ਼ਿਨਕ, ਨੌਤਕ ਤੇ ਧਾਰਮਿਕ ਵਿਚਰਾਂ ਨੂੰ ਤੀ ਕਲਕਰਾਂ ਨੇ 
ਉੱਨੀ ਹੀ ਨਿਡਰਤਾ ਨਾਲ ਟਲਾ ਵਿਚ ਅਭਿਵਿਅਕਤ ਕੀਤਾ, ਜਿੰਨੀ ਸਰਲਤਾ ਨਾਲ ਉਹ 
ਕਲਾਤਮਕ ਭਾਵਾਂ ਨੂੰ ਅਭਿਵਿਅੰਜਨਾ ਪਰਦਾਨ ਕਰਦੇ ਸਨ । ਤੇ ਫਿਰ ਤੀਬਰ ਭਾਵਾਂ ਦੇ ਨਾਲ ` 
ਨਾਲ ਦਾਰਸ਼ਨਿਕਤਾ ਵਹ ਪ੍ਰਵਵਿਰੜੀਆਤਮਕਾ ਨਾਲ ਜੁੜੀ । ਜ਼ੋਲਾ ਦੀ 'ਨਾਨ'', ਦਾਸਤੋਵਸਕੀ 
ਦੀ 'ਦੋਸ਼ ਤੇ ਡੰਨ', ਗੋਇਥੇ ਦਾ ਗੋਇਜ ਵਾਨ ਬਹ/ਲਸ਼ਜ਼5” ਜਾਂ ਤਾਲਸਤਾਏ ਦੀ “ਜੰਗ ਤੇ 
ਅਮਨ” ਜਿਹੀਆਂ ਕਿਰਤਾਂ ਇਹਨਾਂ ਕਲਾਕਾਰਾਂ ਦੇ ਦਾਰਸ਼ਨਿਕ ਵਿਚਾਰ' ਦੇ ਬਿਨਾਂ ਨਹੀ” 
ਸਮਝੀਆਂ ਜ' ਸਕਦੀਆਂ । ਜੇ ਪਾਠਕ ਉਹਨਾਂ ਨੂੰ ਵਿਚਾਰਕ ਦੇ ਰੂਪ -ਿਚ ਅੱਖ$ ਪਰੋਖਾ ਕਰਦਾ ਹੈ ਤਾਂ 
ਉਹ ਨਾ ਤਾਂ ਉਹਨਾਂ ਨੂੰ ਸਮਝ ਸਕਦਾ ਹੈ ਤੇ ਨਾ ਹੀ ਉਹਨਾਂ ਦੀ ਕਲਾ ਦੇ ਵਸਤੂ ਤੇ ਰੂਪ ਨੂੰ । 
ਸੈਸਾਰ ਦੇ ਸਾਰੇ ਮਹਾਨ ਕਲ'ਕਾਰ ਤੀਬਰ ਭਾਵਾਂ ਨਾਲ ਭਰਪੂਰ ਤੇ ਵਿਚਾਰਕ ਰਹੇ ਹਨ । ਭਾਵਾਂ 
ਤੇ ਵਿਚਾਰਾਂ ਦੀ ਸਿੱਧੀ ਅਤੇ ਫਿਕਾਗਰ ਲਗਨ ਨੇ ਉਹਨਾਂ ਦੀਆਂ ਕਿਰਤਾਂ ਵਿਚ ਜਬਰਨ 
ਪ੍ਰਵਿਰਤੀਅ'ਤਮਕਤਾ ਦਾ ਪਰੀਖਣ ਕੀਤਾ ਹੈ । ਪ੍ਰ ਵਿਰਤੀਅਤਮਕਤਾ ਹੀ ਕਲਾ ਨੂੰ ਸ੍ਧ 


ਸੋਂਦਰਯ ਦੀ ਸੈਕੀਹਣਤਾ ਤੱ ਬਾਹਰ ਕਢਕੇ ਸੈਸਕ੍ਰਿਤੀ ਦੇ !ਵਮਤਿਰਿਤ ਸਾਗਟ ਤਟ ਉਪਰ ਲਿਆ 
ਖੜਾ ਕਰਦੀ ਹੈ । ਐੱਗਲਜ਼ ਨੇ ਪ੍ਰਵਰਿਤੀਅ'ਤਮਕ ਕਵਿਤਾ ਉਪਰ ਆਪਣ' ਮੱਤ ਪ੍ਰਗਟ ਕਰਦੇ ਹੋਏ 
ਮਿੰਨਾ ਕਾਟਸਕੀ ਨੂੰ 26 ਨਵੈਬਰ 1585 ਨੂੰ ਇਕ ਪੱਤਰ ਵਿਚ ਲਿਖਿਆ ਸੀ : ''ਮੈ" ਪ੍ਰਵਿਰ- 
ਆਤਮਕ ਕਵਿਤਾ ਦਾ ਬਿਲਕਲ ਵ। ਵਿਰੋਧੀ ਨਹੀ ਹਾਂ । ਦੁਖਾਂਤ ਦੇ ਮੋਢੀ ਐਜਕਾਈਲਸ ਅਤੇ 
ਸੁਖਾਂਤ ਦੇ ਮੋਢੀ ਅਰਸਟੋਫੇਨਜ਼ ਦੋਨੋ ਹੀ ਯਕੀਨਨ ਪ੍ਰਵਿਰਤੀਆਤਮਕ ਕਵੀ ਸਨ । ਠੋਕ ਇਸ 
ਤਰਾਂ ਦਾਂਤੇ ਸਵਾਰਤੇ ਸਨ । ਸ਼ਿਲਰ ਦੇ ਕੈਫਟ ਐੱਡ ਲਵਜ਼ ਦਾ ਪ੍ਰਧਾਨ ਗੁਣ ਇਹੀ ਹੈ ਕਿ 
ਉਹ ਜਰਮਨ ਭਾਸ਼ਾ ਦਾ ਪਹਿਲਾ ਪਰਚਾਰਮਨ ਰਾਜਨੀਤਕ ਨਾਟਕ ਹੈ । ਆਧੁਨਿਕ ਰਸੀ ਤੇ ਨਾਰ 


ਵੋਈ ਲੌਕ ਵੀ ਜੋ ਸ੍ਰਸ਼ਟ ਉਪਨਿਆਸ ਲਿਖ ਰਹੇ ਹਨ, ਪ੍ਰਵਿਰਤੀਆਤਮਕ ਹਨ ।'” 


60 ਸਿਭਜਣਾ 


ਆਵ ਡੈਂ 


ਇਸ ਪ੍ਰਵਿਰਤੀਆਤਮਕਤਾ ਵਿਚ ਸੌ'ਦਰਯਾਤਮਕ ਮੱਤਾਂ ਦੇ ਨਾਲ ਨਾਲ ਰਾਜਨੀਤਕ, 
ਧਾਰਮਿਕ ਤੇ ਦਾਰਸ਼ਨਿਕ ਮੱਤਾਂ ਦਾ ਵੀ ਸਮਾਵੇਸ਼ ਹੁੰਦਾ ਹੈ, ਪਰ ਉਹ ਤੀਬਰ ਭਾਵਾਂ ਅਤੇ 
ਅਨੁਭੂਤੀਆਂ ਦੇ ਮਾ/ਧਅਮ ਤੋ“ ਆਉਣ ਤੇ ਹੀ ਨਿਖਾਰਦਾ ਹੈ । ਇਸਦੇ ਸਿੱਟੇ ਵਜੋ ਉਸਦੀ ਅਭਿ- 
ਵਿਯਕਤੀ ਵਿਚ ਸਿੱਧਾਪਨ ਜਾਂ ਜਿੱਧਾ ਜਿਧ'ਤ ਪ੍ਰਗਟਾ ਜਾਂ ਪਾਤਰਾਂ ਦੇ ਮੂੰ ਹੋ' ਸਿੱਧੇ ਉਪਦੇਸ਼ ਭਰਨ 
ਦੀ ਭੱਦੀ ਕਲਾ ਦੀ ਗ੍ਰੰਜਾਇਸ਼ ਨਹੀ“ ਰਹਿ ਜਾਂਦੀ । ਜੇ ਲੇਖਕ ਪਾਠਕ' ਨੂੰ ਸ਼ਕਤੀਸ਼ਾਲੀ ਮਸੀਹਾ 
ਦੀ ਤਰਾਂ ਉਪਦੇਸ ਦਿੰਦਾ ਹੈ ਤਦ ਉਹ ਇਕ ਬੈਨੇ ਤਾ ਉਹ ਪਸਥਿਤੀਆਂ ਤੇ ਨਿੱਤ ਦੇ ਜੀਵਨ 
ਤੋਂ ਉਤਪੈਨ ਕੁਦਰਤੀ ਪਰਵਰਤੀਆਤਮਕਤਾ ਦਾ ਗਲਾ ਘੁੱਟਦ/ ਹੈ ਅਤੇ ਦੂਸਰੇ ਬੇਨੇ ਜਾਣੋ ਕਲਾ- 
ਵਿਹੂਣਾ ਲੇਖ ਰਚਦਾ ਹੈ । ਪ੍ਵਿਟਤੀਅ'ਤਮਕਤਾ ਵਿਚ ਸਿੱਧੇ ਹ ਉਪਏੇਸ਼ ਜਾਂ ਫਾਰਮੂਲੇ ਨਹੀ 
ਪੜਾਏ ਜਾਂਦੇ, ਸਗੋ" ਕਲਾਕ'ਰ ਦੇ ਰੁਝਾਨਾਂ ਨੂੰ ੨ਜਾਤਮਕ ਬਿੰਬਾਂ. ਤੀਬਰ ਭਾਵਾਂ ਤੇ ਰਾਗਤਮਕ 
ਚਿੰਤਨਾਂ ਦੇ ਮਾਧਿਮਮ ਦੁਆਰਾ ਹੀ ਇਕ ਮੁਲ ਸ਼ਕਤੀ ਦੇ ਰੂਪ ਵਿਚ ਪ੍ਰਵਾਹਤ ਕੀਤਾ ਜਾਂਦਾ ਹੈ । 

ਸੰਤ ਕਬੀਰ ਨੇ ਹਿੰਦੂ ਅਤੇ ਮੁਸਲਮਾਨਾਂ ਦੀਆਂ ਰੂੜ੍ਹੀਆਂ ਦਾ ਪ੍ਰਬਲ ਵਿਰੋਧ ਕਰਕੇ 
ਸਮਾਜਿਕ ਕ੍ਰੀਤੀਆਂ ਦਾ ਭਾਂਡ' ਭੈ[ਨਆ । ਭੂਸ਼ਨ ਨੇ ਅਤੈਗਜ਼ੇਬ-ਸ਼ਿਵਾ ਜੀ ਸੈਘਰਸ਼ ਦੀ ਰ ਜਨੀਤੀ 
ਨੂੰ ਜਬਾਨ ਦਿੱਤੀ । ਦੋਨਾਂ ਦੇ ਹੀ ਕਾਵਿ ਪ੍ਰਵਿਰਤੀਮਾਤਮਕ ਅਤੇ ਬਿਲਕੁਲ ਅਲਬੇਲੇ ਹਨ । 
ਸੂਰ ਦਾਸ ਦੇ 'ਸੂਰ ਸਾਗਰ, ਤਨਸ) ਦਾਸ ਦੇ ਰਾਮ ਦਰਿੱਤ੍ ਮਾਨਸ' ਤੇ ਜਾਇਸੀ ਦੇ ਪਦਮਾਵਤ 
ਆਦਿ ਰਚਨਾਵਾਂ ਨੂੰ ਸਮਝਣ' ਅਸੈਭਵ ਹੈ ਜੇ ਅਸੀ“ ਉਹਨਾਂ ਦੇ ਦਾਫਸ਼ਨਿਕ ਵਿਚਾਰਾਂ ਨੂੰ ਅਖੋ” 
ਪਰੋਖਾ ਕਰੀਏ ਜਾਂ ਦਾਰਸ਼ਿਨਕ ਵਜੋ ਉਹਨਾਂ ਨੂੰ ਨਾ ਵੇਖੀਏ । ਇਹਨ' ੨ਲਾਕਾਰਾਂ ਦੇ ਦਰਸ਼ਨਿਕ 
ਵਿਚਾਰਾਂ ਤੇ ਸਮਾਜਕ ਸਬੰਧਾਂ ਨੂੰ ਜਾਣੇ ਬਿਨਾਂ ਅਸੀ" ਇਹਨਾਂ ਦੀਆਂ ਕਲਾ ਕਿਰਤਾਂ ਦੀ ਵਸਤ੍ਰ ਤੇ 
ਤੱਤ ਨੂੰ ਨਹੀ“ ਸਮਝ ਸਕਦੇ । 

ਪ੍ਰਵਿਰਤੀਆਤਮਕਤਾ ਕਿਸ ਕਿਸਮ ਦੀ ਹੋਵੇ, ਇਸ ਉਪਰ ਮਾਰਕਸ ਤੇ ਐੱ'ਗ਼ਲਜ਼ ਨੇ 
ਇਕ ਸੂਤਰ ਦਿਤਾ ਹੈ-- 

':, ,ਬ਼ੈਕਸਪੀਅਰਕਰਣ ਜ਼ਿਆਦਾ ਕਰਨਾ ਚਾਹੀਦਾ ਹੈ, ਕਿਉਕਿ ਫਿਲਹਾਲ ਮੈ' 
ਸਮਝਦਾ ਹਾਂ ਕਿ ਵਿਅਕਤੀਆਂ ਨੂੰ ਚੇਤਨਾ ਦਾ ਮਹਿਜ਼ ਰੱਟੂ ਤੋਤਾ ਬਣਾਉਣ ਵਾਲਾ ਸ਼ਿਲਰਵਾਦ 
ਇਕ ਖਾਸ ਭੁੱਲ ਹੈ ।...ਸ਼ਿਲਰ ਪਿਛੇ ਸ਼ੈਕਸਪੀਅਰ ਨੂੰ ਨਹੀ ਭਲਾਉਣਾ ਚਾਹੀਦਾ ।”” 

ਇਹ ਸਲਾਹ ਫਹਡਨੰਡ ਲਜ਼ਾਲੇ ਨੂੰ ਦਿੱਤੀ ਗਈ ਸੀ ਜੋ ਇ੨ ਕੱਚਾ ਕਲਾਕਾਰ ਹੋਂਣ 
ਦੇ ਨਾਤੇ ਸ਼ਿਲਰਵਾਦੀ ਪ੍ਰਵਿਰਤੀਆਤਮਕਤ' ਦੇ ਭੇਦ ਨੂੰ ਨਹੀ” ਸੀ ਛੂਹ ਸਕਿਆ । ਪਰ ਉਪਰਕਤ 
ਸੂਤਰ ਵਿਚੋ” ਦੋ ਗੱਲਾਂ ਸਾਫ ਹਨ--,1. ਨਿਪੁੰਨ ਕਲਾਕਾਰ ਹੀ ਸ਼ਿਲਰਕਰਣ ਕਰ ਸਕਦੇ 
ਹਨ ਅਤੇ (2) ਸ਼ਿਲਰਕਰਣ ਨੂੰ ਗਹਿਣ ਕੀਤਾ ਜਾਵੇ ਪਰ ਇਸਦੇ ਨਾਲ ਨ'ਲ ਸ਼ੋਕਸਪੀਅਰ ਦੇ 
ਦੋ ਗੁਣਾਂ ਨੂੰ ਗ੍ਰਹਿਣ ਕੀਤਾ ਜਾਵੇ ਪਹਿਲਾ ਉਸਦੀ ਵਿਆਪਕ ਮਾਨਵਤਾ, ਦੂਸਰਾ ਉਸਦੀ 
ਸਹਿਣਸ਼ੀਲਤਾ ਦੀ ਭਾਵਨਾ । 

ਮਾਰਕਸ-ਐੱ'ਗਲਜ਼ ਲਈ ਸ਼ਿੱਲਰ ਕਲ' ਤੇ ਸ਼ੈਕਸਪੀਅਰ ਕਲਾ ਦੋ ਰੁਚੀਆਂ ਦੀ 
ਬਜਾਏ _ਦੋ ਸਿਧਾਂਤਾਂ ਦੀ _ ਪ੍ਰੰਤਨਿਧ ਸਨ । _ ਫਰੈਡਰਿਕ ਸ਼ਿੱਲਰ 
(86101162--1759--1806; ਜਰਮਨ ਦਾਰਸਨਿਕਾਂ ਦੀ _ਨੜੀ ਦਾ ਉਹ ਕਲਾਤਮਿਕ 
ਚਿਤਕ ਹੈ ਜੌ ਜਰਮਨ ਸਮਾਜ ਦੀਆਂ ਵਿਵਹਾਰਕ ਸਮਸਿਆਵ ਦੇ ਹੱਲ ਦੀ ਥਾਂ ਸਵਰਗ ਮੰਦਰ 


ਸਿਰਜਣਾ 668 


ਵਿਚ ਉਡਾਰੀਅ' ਲਾਉ'ਦਾ ਹੌਇਆ ਦਾਰਸ਼ਨਕ ਕਲਪਣਾ ਵਿਚ ਅਨੰਦ ਪਾਉ”ਦਾ ਹੈ । ਇਹ 
ਬਹਤ ਹੱਦ ਤਕ ਕਣਵ'ਈ ਆਦਰਸ਼ਾਂ ਦੀ ਧੁੰਦ ?=ਚ ਫਸ ਜਾਂਦਾ ਹੈ (ਇਹ ਗੱਲ ਉਸ ਦੀਆਂ 
ਆਰੌਭਕ ਰਚਨਾਵਾਂ ਲਈ ਸਹੀ ਹੈ) । ਜੇ ਸ਼ਿੱਲਤ ਸੌਸਾਰ ਦਾ ਵਿਚਾਜਾਂ ਵਿਚ ਰੂਪਾਂਤਰ ਕਰਦਾਂ ਹੈ 
ਤਾਂ ਸ਼ੈਕਸਪੀਅਰ ਵਿਚਾਨਾਂ ਦਾ ਸੰਸਾਰ ਵਿਚ ਰੂਪਾਂਤਰ ਕਰ ਢਿੰਦਾ ਹੈ । ਮਾਰਕਸ ਨੂੰ 
ਸ਼ੈਕਸਪੀਅਰ ਵਿਚ ਇਹੀ ਵਿਵਹਾਰਕ ਕ੍ਰਿਆ ਸ਼ੀਲ ਸਿਧਾਂਤ ਚੰਗਾ ਲੱਗਿਆ । [ਮਿੰਨਾ 
ਕਾਟਸਨੀ ਨੂੰ ਲਿਖੇ ਪੱਤਰ ਵਿਚ ਐੱਗਲਜ਼ ਨੇ ਸ਼ਿੱਲਰ ਦੇ ਜਿਸ ਨਾਟਕ ''ਛੜਯੈਤਰ ਤੋਂ ਪ੍ਰੋਮ” 
ਦੀ ਪ੍ਰਵਿਰਤੀਆਤਮਰਤਾ ਦੀ ਪ੍ਰਸ਼ੋਸ਼ਾ ਕੀਤੀ ਹੈ ਉਸ ਵਿਚ ਸਭਾਪਤੀ ਵਾਨ ਵਾਲਟਰ ਦੇ ਪੁੱਤਰ 
ਫਰਡੀਨੌਡ ਅਤੇ ਇਕ ਬੁਟਜੁ ਆ ਪਰਵਾਰ ਦੀ ਸਧਾਰਨ ਮੁਟਿਆਰ ਲ੍ਰਈਸੇ ਮਿਲਰਣ ਦੀ ਪ੍ਰੋਮ 
ਕਹਾਣੀ ਹੈ ਜਿਸ ਵਿਚ ਸਾਰੇ ਦੇਸ਼ ਦੀ ਪ੍ਰਥਿਤੀ, ਸਾਰੇ ਸ'ਧਾਰਨ ਨਾਂਗਟਿਕਾਂ ਦੀਆਂ ਉਮੰਗਾਂ, 
ਪੀੜਾਂ ਅਤੇ ਸ਼ੋਸ਼ਕਾਂ ਦੇ ਜੁਲਮ ਔਕਤ ਹੋਏ ਹਨ । ਇਸ ਬੁਰਜੁਆ ਦੁਖਾਂਤ ਵਿਚ ਇਕ ਬਨੇ ਤਾਂ 
ਸਰਲ ਜਵਾਨਾਂ ਦੀ ਪਵਿੱਤਤ ੜੇ ਕਲੀਨ ਪ੍ਰੋਮ ਠਹਾਣੀ ਹੈ ਜਿਨ ਵਿਚ ਸਾਧਾਰਨ ਜੀਟ-ਮਿਵੇ'” 
ਲੂਈਸੇ, ਉਸਦਾ ਪਿਤਾ, ਰਾਜ ਸਭਾ ਦਾ ਠੋਕ ਗਾਦਨ ਆਦਿ ਹਨ ਤਾਂ ਦੂਸਰੇ ਬੰਨੇ ਸਾਮੌਤੀ 
ਸਮਾਜ ਦੀ ਫਨੌਰਤਾ, ਰਾਜ ਸਭਾ ਦੇ ਫੜਯੋਤ”, ਸਾਮੋਤੀ ਨਿਰਪੇਖਤਾ ਤੇ ਪਛੜਾਪਨ ਅਕੌਤ 
ਕੀਤਾ ਗਿਆ ਹੈ । ਦਰਬ'ਟੀ ਸਮਾਜ ਦੇ ਪਤਣ ਦ' ਪ੍ਰਤੀਕ ਵਾਨ ਵਾਲਟਰ ਹੈ ਜੋ ਕਿਸੇ ਵੀ 
ਨਿਵਾਣ ਤਕ 'ਡਗ ਸਕਦਾ ਹੈ । ਇਸ ਤਰ੍ਹਂ ਇਸ ਕਿਰਤ ਵਿਚ ਸ਼ਿੱਲਰ ਨੇ ਦੋ ਪ੍ਰਮੀ ਹਿਰਦਿਆਂ 
ਦੀ ਕਥਾ ਹੀ ਨਹੀ" ਕਹੀ, ਆਪਣੇ ਮਮੇ` ਦੀਆਂ ਅਤਿਅੰਤ ਭਖਦੀਆਂ ਰਾਜਨੀਤਕ _ਸਮਸਿਮਾਵਾਂ 
ਨੂੰ ਉਠਾਇਆ, ਪਤਨਮੁਖ ਸਮੌਤੀ ਸਮਾਜ ਤੇ ਉਭਟਦੇ ਹੋਏ ਬਰਜੁਆ ਸਮਾਜ ਦੀ ਤੁਲਨਾ ਕੀਤੀ 
ਅਤੇ ਦਰਬਾਟ ਸਾਮੌਤਾਂ ਦ) ਕਠੋਫਤਾ ਤੇ ਅਤਿਆਦਾਰਾਂ ਦਾ ਪਰਦਾ ਫਾਸ਼ ਕ!ਤਾ] ਸ਼ਿੱਲਰ 
ਰੀਪਬਲਕਨ ਸੀ ੜੇ ਮਹਾਨ ਕਲਾਕਾਰ ਦੀਆਂ ਸਭ ਮਰੱਥਾਵਾਂ ਨਾਲ ਪੂਰਨ ਸੀ । ਇਸ ਲਈ 
ਉਹ _ ਜਿੰਨਾਂ _ਵਰਾਟ ਕੈਨਵੱ: ਲੰ ਸਕਿਆ ਉਨਦਾ ਇਕ ਕੌਣਾ ਵੀ ਫਰਡੀਨੰਡ ਲਾਜ਼ਾਲੇ 
ਦਾ ਚਰਚਿਤ ਨਾਟਕ 'ਫਰੇ'ਡਵਾਨ ਸਕਿਨਜੇਨ` ਨ੮' ਛੂਹ ਸਕਿਆ । ਸ਼ਿੱਲਰ ਆਪਣੇ _ਸਮੇ` 
ਦੀ ਬਾਂਝ ਸ਼ਤਾਬਦੀ ਤੋ ਜਾਣੂੰ ਸੀ ਪਰ ਉਸਦੀ ਸਭ ਤ` ਵਡੀ ਕਮਜ਼ੋਵੀ ਸੰਤੁਲਨ ਦੀ 
ਅਣਹੌ'ਦ ਸੀ । ਉਹ ਪਾਤਰਾਂ ਨੂੰ ਆਪਣੀਆਂ ਮਨੋ-ਵਿਗਿਆਨਕ ਤੇ ਕੁਦਰਤੀ /ਦਰਸ਼ਟੀਆਂ ਤੌ” 
ਵਖ ਕਰਕੇ ਆਪਣੇ ਜਿਧਾਂਤਾਂ ਦਾ ਸਿੱਧਾ ਵਕਤਾ ਜਾਂ ਉਪਦੇਸ਼ਕ ਬਣ' ਦਿੰਦਾ ਸੀ । ਮਾਰਕਸ 
ਨੇ ਸ਼ਿੱਲਰ ਦੀ ਇਸ ਕਮਜ਼ੋਤੀ ਨੂੰ ਹੀ ਨਿੰਦਦਿਆ ਹੈ ਜੌ ਕੱਚੇ ਕਲਾਕਾਰਾਂ ਦੁਆਰਾ ਬੇਹੱਦ ਭੱਦੀ 
ਬਣਾ ਦਿੱਤੀ ਜਾਂਦੀ ਹੈ । 

ਇਸਦੇ ਉਲਟ ਸ਼ੈਕਸਪੀਅਰ ਨੇ ਆਪਣ ਸਮੇ ਦੇ ਕੁਲੀਨਾਂ ਤੇ ਸਾਧਾਰਨ ਜੀਵਾਂ 
ਦੇ ਸਮਾਜ ਦਾ ਬਹੁਪੱਖੀ ਵਰਨਣ ਕੀਤ' । ਭਾਵੇ ਸੈਕਸ਼ਪੀਅਰ ਦੇ ਕੋਈ ਦਾਰਸ਼ਨਿਕ ਵਿਚ ਰ 
ਨਹੀ ਸਨ, ਫਿਰ ਵ ਜੀਵਨ ਦੀਆਂ ਸਕ ਘਟਨਾਵਾਂ ਵਲ ਉਸਦੀ ਬਹੁਤ ਸੂਖਮ ਪਨੁੰਚ ਸੀ । 
ਪ੍ਰਾਲਬੱਧ ਅਤੇ ਆਦਤਾਂ, ਸ਼ਕਲਾਂ ਤੇ ਵੇਸ਼ ਤੂਸ਼, ਭਾਵ ਤੇ ਸੰਵੇਗ, ਪਰੇਮ ਤੇ ਘਿਰਣਾ, ਦਯਾ ਤੇ 
ਕਠੌਰਤਾ, ਹਾਸਾ ਤੇ ਰੁਦਨ, ਮੰਦਹਾਲੀ ਤੇ ਸਾਨ ਸ਼ੌਕਤ, ਸਵ'ਸੋਥ ਤੇ ਬੀਮਾਰੀ, 'ਵਦ੍ਰਸ਼ਕ ਤੇ 
ਚਕਰਵਰਤੀ ਸਮਰਾਟ, ਚਰਿੱਤਰ ਤੇ ਸਥਿਤੀਆਂ, ਪਸ਼ੂ ਤੇ ਪੰਛੀ, ਖੇਡ ਤੇ ਯੁੱਧ, ਸੜਕ ਦੀਆਂ 
ਹਲਚਲਾਂ ਤੇ ਆਕਾਸ਼ ਦਾ ਰੂਮਾਨੀ ਚੰਦਰਮਾਂ, ਰਾਜ ਕਾਜ ਤੇ ਘਟਨਾਵਾਂ, ਸੂਚਨ'ਵਾਂ ਤੇ ਛੜ- 


66 ਸਿਰਜਣਾ 


ਤਾ 
& 


ਰੇ 


੩ 


ਯੱਤਰ, ਪ੍ਰੈਤ ਤੇ ਪਿਸ਼ਾਚ, ਸ਼ਕਤੀ ਤੇ ਕਮਜ਼ੋਰੀ. ਕਲੀਨ ਤੇ ਸਾਧਾਰਨ ਜੀਵ, ਝੂਤਕ & ਤੇ 
ਵਰਤਮਾਨ-ਦਿਹ ਸਾਰੇ ਉਸ ਦੇ ਮੱਥੇ ਵਿਚ ਰੌਸ਼ਨ ਇਮੇਜਾਂ ਵਾਂਗ ਝਿਲਮਿਲਾਉ'ਦੇ ਸਨ ਤੇ 
ਉਚਿਤ ਮੌਕੇ ਉਪਰ ਕਲਾ ਕਿਰਤਾਂ ਵਿਚ ਅੰਨਤ ਹੋ ਉਠਦੇ ਸਨ । ਇੰਨੀ ਵਤਾਟ ਮਾਨਵਤਾ ਨੂ 
ਅਧਾਰ ਮੰਣ ਕਾਰਨ ਹੀ ਉਸ ਦੀ ਕਲਾ ਵਿਚ ਇਤਿਹਾਸਕ ਕਰਿਸ਼ਮਿਆਂ ਦੇ ਉਸ ਜ੍ਰਗ ਦੇ 
ਤ੍ਫਾਨ ਉਭਰ ਉਠ ਹਨ ਤੇ ਏਸੇ ਕਾਰਨ ਮਾਰਕਸ (ਐਸਕਾਈਲਸ ਪਿਛੋ”) ਉਸਦਾ ਪਰਮ ਭਗਤ 
ਜੀ। ਯਥਾਰਥ ਪੀਵਟਤਣਸ਼ੀਲ ਹੈ । ਇਹ ਨਿਖੋਧ', ਵਿਰੋਧਾਂ ਤੇ ਅਸਗੈਤੀਆਂ ਨਲ ਭਤਿਆ ਹੈ । 
ਬੀਜ ਵਿਚੋਂ” ਅੰਤਰ ਨਿਕਲਦਾ ਹੈ, ਪੌਦੇ ਵਿਚੋ“ ਫ਼ੁਲ ਖਿੜਦੇ ਹਨ ਅਤੇ ਉਹ ਅਸੰਖ ਨਵੇ' ਬੀਜਾਂ 
ਨੂੰ ਉਤਪੰਨ ਕਨਕੇ ਨਸ਼ਟ ਹੋ ਜਾਂਦਾ ਹੈ। ਮਨੁੱਖ ਬੱਚਾ ਹੁੰਦਾ ਹੈ, ਜਵਾਨ ਹੁੰਦਾ ਹੈ, ਬੁਢਾ 
ਹੋਕੇ ਚਲਾ ਜਾਂਦਾ ਹੈ । ਸ਼ੈਭਸਪੀਅਰ ਦਾ ਯਥ'ਰਥ ਉਸਦਾ ਪੂਰਨ ਸੱਚ ਪਰਗਟ ਕਰਦਾ ਹੈ, 
-“%ਣਜਣੇ ਹੀ ਉਸ ਵਿਚ ਵਿਜੋਧਾਂ ਨੂੰ ਅਭਿਵਿਅਕਤੀ ਮਿਲ ਜਾਂਦੀ ਹੈ । ਆਪਣੇ ਆਪ ਹੀ ਵਾਦ 
ਪੁਤਿਵਾਦ ਛੁ” ਸੰਜੋਗ ਹੌ ਜਾਂਦਾ ਹੈ । ਵਿਸ ਪਰਕਾਰ ਉਸਦੀ ਕਲਾਂ ਜੀਵੈਤ ਪ੍ਰੇਰਨ ਨੂੰ ਪੇਸ਼ 
ਕਰਦੀ ਹੈ ਜਿਸਨੂੰ ਵਿਰੋਧ ਵਿਕਾਸ਼ ਅਨ੍ਸਾਰ ਵਸਤੂਆਂ ਦਾ ਜੀਵਨ ਕਹਾਂਗੇ । ਇਕ ਬਨੇ ਉਸ 
ਵਿਚ ਸਾਂਸਕ੍੍‌ਿਤਕ ਪੈਟਟਨ ਦੇ ਅਨੁਰੂਪ ਉਹ ਯਥਾਰਥਵਾਦ ਹੈ (ਜਸ ਵਿਚ ਭੂਤ, ਪਰੇਤ, 
ਪਿਸ਼ਾਚਾਂ ਦੀ ਵੀ ਔਧ/ਵਸ਼ਵਾਸੀ ਦੁਨੀਆ ਹੈ, ਤੇ ਦ੍ਰਸਰੇ ਬਨੇ ਸੰਦਰ ਕਲਪਣਾ ਦੀਆਂ ਕਾਲੀ- 
ਦਾਸੀ ਉਡਾਣਾਂ ਹਨ । ਇਕ ਬੈਨੇ ਉਹ ਵਿਆਪਤ ਮਾਨਵਤਾ ਨੂੰ ਗ੍ਰਂਹਣ ਕਰਦਾ ਹੈ ਤੇ ਦੂਸਰੇ 
ਬੰਨੇ ਨਿਕੀ ਤੋ ਨਿਕੀ ਪੀੜ ਵਿਚ ਡੁਬਦਾ $। ਇਸੇ ਕਾਰਨ ਉਹ ਸੁਖ ਤ ਤੇ ਦੁਖਾਂਤ ਦੌਨਾਂ 
ਵਿਚ ਸੰਤੁਲਨ ਪ੍ਰਾਪਤ ਕਰਕੇ ਲ੍ਰਨਾਨੀ ਦੁਖਾਂਤਕ ਰਾਂ ਦੀ ਅਗਲੀ ਕਤਾਰ ਵਿਚ ਜਾ ਬੈਠਦਾ 


ਤੋ । ਉਸਦੇ ਸੁਖਾਂਤਾਂ ਵਿਚ ਦੋ ਸ੍ਰੰਦਰ ਕਲੀਨ ਮੁਟਿਆਰ ਨਾਇਕ'ਵਾਂ ਹੁੰਦੀਆਂ ਹਨ ਜੋ ਪਿਛੋ” 


ਆਪਣੇ ਪਰੇਮੀਆਂ ਨਾਲ ਵਿਆਹ ਕਰ ਲੈ'ਦੀਆਂ ਹਨ ਅਤੇ ਉਜਦੇ ਦੁਖਾਂਤਾਂ ਵਿਚ ਇਕ ਨਾਇਕ 
ਹੁੰਦਾ ਹੈ ਜਿਸਦੀ ਭਾਗ ਦੇ ਕਾਰਨ ਮੌਤ ਰੋ ਜਾਂਦੀ ਹੈ, ਉਸਦੀਆਂ ਪੀੜਾਂ ਦੌਰਨ ਬਦਲਾ, 
ਹਤਿਆਵਾਂ ਅਤੇ ਤਬਾਹੀ ਦਾ ਤ'ਡਵ ਹੁੰਦਾ ਹੈ ਅਤੇ ਸੰਯੋਗ ਤੇ ਉਪਰ-ਪ੍ਰਾਕ੍ਿਤਕ ਤੱਤਾਂ ਦੇ 
ਸੈਜੋਗ ਨਾਲ ਉਸਦਾ ਅੰਤ ਹੋ ਜਾਦਾ ਹੈ । ਸੁਖਾਂਤ ਇਕ ਮਧੁਰ ਤੇ ਖੁਸ਼ਹਾਲ ਦੁਨੀਆਂ ਪੇਸ਼ 
ਕਰਦਾ ਹੈ ਤਾਂ ਦੁਖਾਂਤ ਕਾਲਾ ਤੇ ਪਛਤ'ਵਿਆਂ ਨਾਲ ਭਰਿਆ ਸਮਾਜ ।_ਸੁਖਾਂਤ ਦਾ ਕੇਦਰ 
ਇਕ ਆਦਫਸ਼ਕ ਨਾਇਕਾ ਹੁੰਦੀ ਹੈ ਤਾਂ ਦੁਖਾਂਤ ਦਾ ਇਕ ਦੁ ਖੱਤਕ ਨਾਫਿਕ (ਪਰੇਮ ਕਥਾਵਾਂ ਨੂੰ 
ਛੱਡਕੇ) । ਮੁਪ 'ਚੁੱਤਰ ਸਮੋਤ ਹੀ ਹੈ । ਫਿਤ ਵੀ ਸੈਕਸਪੀਅਰ ਦੀ ਕਲਾ ਵਿਚ ਮਨੁਖ ਨਿਗੂਣਾ 


ਅਲ, ਦੇ ਨ, ੨ 
-# ਨਹੀ' ਜਾਪਦਾ, ਉਹ ਇਕ ਛੌਟ' ਜਿਹ' ਨਿਗੂਣਾ ਮਨੁਖ ਨਹੀ ਲੱਗਦਾ । ਮਨੁੱਖ ਸਮਾਜ ਦੀ 


੨ 

| 

ਇੰ. 
2 


'ਪ੍ਰਰਨਤਾ” ਜਾਣੋ' ਸਾਹਮਣੇ ਆਕੇ ਖੜੀ ਹੋ ਜਾਂਦੀ ਹੈ । ਇਹੀ ਸ਼ੈਕਸਪੀਅਰਕਰਣ ਹੈ । 


ਸਿਰਜਣਾ: 67 


ਪ੍ਰੀਤਮ ਸਿੰਘ 
ਸ਼੍ਰੇਣੀ ਘੋਲ ਤੇ ਸਾਹਿਤ 


ਸ੍੍‌ਨ। ਘੋਲ ਮਾਰਕਸਵਾਦੀ ਦਰਸ਼ਣ ਦੀ ਆਧਾਰ ਸ਼ਿਲਾ ਹੈ। ਵਿਸ਼ਲੋਸ਼ਨ ਦੇ ਇਸ ਸੰਦ ਨੂੰ, 
ਜਿਸ਼ ਦੀ ਘਾੜਤ ਕਾਰਲ ਮਾਰਕਸ ਨੇ ਮਨੁਖੀ ਇਤਿਹਾਸ ਗਤੀ ਦੀ ਵਿਆਖਿਆ ਲਈ ਕੀਤੀ ਸੀ, 


ਮਾਰਠਸਵਾਦੀ ਸਾਹਿਤਕਾਰਾਂ ਨੇ ਸਾਹਿੱਤ ਤੇ ਕਲਾ ਦੇ ਖੇਤਰ ਵਿਚ ਵੀ ਵਰਤੋਂ ਵਿਚ ਲਿਆਂਦਾ ਹੈ ਰਿ 
ਇਸ ਲਈਂ ਇਹ ਅਤਿ ਅਵੱਜ਼ਕ ਹੈ ਕਿ ਪਹਿਲਾਂ ਮਾਰਕਸ ਦੇ ਸ਼੍ਰੇਣੀਆਂ ਸੈਬੰਧੀ ਸਕਲਪ ਨੂੰ 


ਸਮਝਿਆ ਜਾਵੇ, ਅਤੇ ਸ਼੍ਰੇਣਿਕ ਸੰਘਰਸ਼ ਦੇ ਸਿਧਾਂਤ ਨੂੰ ਚੰਗੀ ਤਰਹਾਂ ਘੋਖਿਆ ਜਾਵੇ । ਇਸ ਤੋ 
ਉਪਰੇਤ ਹੀ ਅਸੀਂ ਇਹ ਨਿਰਨਾ ਕਰਨ ਯੋਗ ਹੋ ਸਕਾਂਗੇ ਕਿ ਇਸ ਸਿਧਾਂਤ ਨੂੰ ਸਾਹਿਤ ਤੇ ਕਲਾ ਚੇ 
ਖੇਤਰ ਵਿਚ ਲਾਗੂ ਕਰਨਾ ਕਿਥੋ“ ਤਕ ਉਚਿਤ ਹੈ ? 

ਮਨੁੱਖੀ ਸਮਾਜ ਵੱਖ ਵੱਖ ਸ਼੍ਰਣੀਆਂ ਵਿਚ ਵੰਡਿਆ ਹੋਇਆ ਹੈ, ਇਨ੍ਹਾਂ ਵਿਚਕਾਰ ਪ੍ਰਸਪਰ 
ਸੈਘਰਸ਼ ਚਲਦਾ ਰਹਿੰਦਾ ਹੈ, ਜਿਹੜਾ ਕਿ ਇਤਿਹਾਸ ਦੇ ਸੰਚਲਣ ਦਾ ਕਾਰਨ ਬਣਦਾ ਹੈ । 
ਮਾਰਕਸ ਦੇ ਵਿਚਾਰ ਅਨੁਸਾਰ ਹੁਣ ਤਕ ਹੋੱਦ ਵਿਚ ਆਏ ਮਨੁੱਖੀ ਸਮਾਜ ਦਾ ਇਤਿਹਾਸ, 
ਸ੍ਰੋਣਿਕ ਤੰਘਰਸ਼ ਦ' ਇਤਿਹਾਸ ਹੈ । ਮਨੁੱਖੀ ਸਮਾਜ ਆਦਿ ਕਾਲੀ ਸਮਾਜਵਾਦ, ਜਾਜੀਰਦਾਰੀ ਦੇ 
ਪੜ ਵਾਂ ਵਿਚੋ` ਲੰਘ ਕੇ ਸਰਮਾਏਦਾਰੀ ਨਿਜ਼ਾਮ ਵਿਚ ਦਾਖਲ ਹੋਇਆ ਹੈ, ਅਤੇ ਇਸ ਤੋ“ ਉਪਰੰਤ 
ਸਮਾਜਵਾਦ ਵਲ ਵਧੇਗਾਂ । ਪੈਦਾਵਾਰ ਦੀਆਂ ਵਿਧੀਆਂ ਨੇ ਹਰ ਪੜਾ ਵਿਚ ਵੱਖ ਵੱਖ ਕਾਂਤ ਦੇ 
ਸਮਾਜ ਤੇ ਸ਼੍ਰਣੀਆਂ ਨੂੰ ਜਨਮ ਦਿੱਤਾ _ਅਤੇ ਇਨ੍ਹਾਂ ਸ਼ਰੇਣੀਆ ਵਿਚਕਾਰ ਚਲ ਰਿਹਾ_ਸੰਘਰਸ਼ 
ਮਨੁੱਖੀ ਸਮਾਜ ਨੂੰ ਵਿਕਸਤ ਕਰਨ ਲਈ ਜ਼ਿੰਮੇਦਾਰ ਹੈ । 

ਮਾਰਕਸ ਦੇ ਹੌਰਾਂ ਸੈਕਲਪਾਂ ਵਾਂਗ ਸ਼੍ਰ ਣੀ ਘੋਲ ਦਾ ਸੰਕਲਪ ਵੀ ਉਸਦੀ ਵਿਰਾਟ ਵਿਧੀ 
(08070 8ਹਮ੍ਰ 0੩60) ਤੋ` ਉਪਜਿਆ ਹੈ । ਸ੍ਰ ਣੀ ਇਕ ਵਿਰਾਟ (0300) ਸੈਕਲਪ ਹੈ । 
ਪਰ ਸਾਹਿਤ ਤੇ ਕਲਾ ਦੇ ਖੇਤਰ ਵਿਚ ਵਿਰਾਟ ਵਿਧੀ ਬਹੁਤੀ ਸਹਾਈ ਨਹੀਂ ਹੋ ਸਕਦੀ । 
ਸਾਹਿਤ ਤੇ ਕਲਾ ਵਿਅਕਤੀਗਤ ਕਿਰਿਆ ਹੈ । ਕਵਿਤਾ, ਨਾਵਲ, ਕਹਾਂਣੀ, ਨਾਟਕ ਵਿਅਕਤੀ 
ਦੀ ਘਲਣਾ ਦੋ ਆਸਰੇ ਜਨਮ ਲੰ'ਦੇ ਹਨ । 

ਇਸ ਕਰਕੇ ਇਨ੍ਹਾਂ ਰਚਨਾਵਾਂ ਵਿਚ ਸਿਰਜਕ ਦੇ ਵਿਚਾਰਾਂ,ਉਸਦੇ ਨਿੱਜੀ ਅਨੁਭਵ,ਉਸਦੀ 
ਜ਼ਾਤੀ ਯੋਗਤਾ, ਉਸਦੀ ਆਪਣੀ ਰਚਨਾ ਨੂੰ ਲਿਸ਼ਕਾਉਣ ਲਈ ਕੀਤੀ ਹੋਈ ਮਿਹਨਤ ਦਾ ਸਪਸ਼ਟ 
ਝਲਕਾਵਾ ਮਿਲਦਾ ਹੈ । ਭ ਵੇ ਇਜ ਗੱਲ ਤੋ" ਇਨਕਾਰ ਨਹੀ” ਕੀਤਾ ਜਾ ਸਕਦਾ ਕਿ ਵਿਅਕਤੀ 
ਵੀ ਸਮਾਜ ਵਿਚ ਹੀ ਵਿਚਰਦਾ ਹੈ ਅਤੇ ਇਸ ਲਈ ਸਮਾਜ ਵਿਚ ਹੋ ਰਹੀ ਉਬਲ ਪੂਥਲ ਤੋਂ” ਵੀ 
ਪ੍ਰਭਾਵਤ ਹੁੰਦਾ ਹੈ, ਪਰ ਏਥੇ ਦੇਖਣ ਵਾਲੀ ਗੱਲ ਇਹ ਹੈ ਕਿ ਸਿਰਜਣਾ ਦੇ ਖੇਤਰ ਵਿਚ ਪ੍ਧਾਨ 
69 ਨਿਕਟ 


੫ 


ਛਾਂ 


ਸਥਾਨ ਵਿਅਕਤੀ ਦਾ ਹੈ ਜਾਂ ਸਮੂਹ ਦਾ । ਗੋਰਕੀ ਦੇ ਵਿਚਾਰ ਅਨੁਸਾਰ,'“ਵੱਡੀ ਤੋਂ“ ਵੰਡੀ ਪੁਨਰ 
ਜਾਗੂਤੀ ਸਦਾ ਤੋਂ ਵਿਅਕਤੀ ਸਦਕਾ ਹੀ ਹੋੱਦ ਵਿਚ ਆਈ ਹੈ ਅਤੇ ਚਿਰਾਂ ਤਕ ਉਸ ਤੇ ਹੀ 
'ਨਿਰਭਰ ਰਹੇਗੀ । ਅਤਾਲਵੀ-ਅਰਥਾਤ ਯੂਰਪੀ ਪੁਨਰ ਜਾਗਰਤੀ ਵਵਿਅਕਤੀਵਾਦ ਦੀ ਹੀ ਜਿੱਤ ਸੀ ।”' 
ਏਥੇ ਇਹ ਪ੍ਰਸ਼ਨ ਉਠਾਇਆ ਜਾਣ' ਸੁਭਾਵਕ ਹੈ ਕਿ ਕੀ ਸਾਡੀ ਮਾਨਸਿਕ ਦਸ਼ਾ 
ਭੌਤਕ ਵਾਤਾਵਰਨ ਤੇ ਆਧਾਰਤ ਨਹੀ $ ਮਾਰਕਸ ਦੇ ਵਿਚਾਰ ਅਨ੍ਸਾਰ,'“ਸਮਾਜਕ ਉਤਪਾਦਨ 
ਵਿਚ ਜੁਟ ਹੌਣ ਕਾਰਨ, ਕਿਤ) ਨਿਸ਼ਚਤ ਪੈਦਾਵ'ਰੀ ਰਿਸ਼ਤਆਂ ਨੂੰ ਹੋਂਦ ਵਿਚ ਲਿਆਂਦੇ ਹਨ, 
ਜਿਹੜੇ ਕਿ ਵਿਕਾਸ ਦੇ ਨਿਸ਼ਰਤ ਪੜਾ ਦੀਆਂ ਪਦਾਰਥਕ ਉਤਪਾਦਨ ਸ਼ਕਤੀਆਂ ਦੇ ਅਨੁਕ੍ਲ 
ਹੁੰਦੇ ਹਨ । ਇਨ੍ਹਾਂ ਪੈਦਾਵਾਰੀ ਰਿਸ਼ਤਿਆਂ ਦੇ ਸਮਸਤ ਯੋਗ ਤੋ ਸਮਾਜ ਦਾ ਆਰਥਕ ਢਾਂਚਾ ਹੋ'ਦ 
_ਵਿਚ ਆਉ'ਦਾ ਹੈ - ਅਸਲ ਨੀ'ਹ, ਜਿਸ ਦੇ ਆਮਰੇ ਕਾਨੂੰਨੀ ਤੇ ਰਾਜਨੀਤਕ ਉਸਾਰ ਖੜ ਹੁੰਦਾਂ 
ਅਤੇ ਜਿਹੜਾ ਸਮਾਜਕ ਚੇਤਨਤਾ ਦੇ ਨਿਸ਼ਚਤ ਰੂਪਾਂ ਦੇ ਅਨੁਕੂਲ ਹੁੰਦਾ ਹੈ । ਪਦਾਰਥਕ ਜੀਵਨ 
ਵਿਚ ਉਤਪਾਦਨ ਪ੍ਰਣਾਲੀ ਹੀ ਸਮਾਜਕ, ਰਾਜਨੀਤਕ, ਤੇ ਬੌਧਕ ਜੀਵਨ -ਆਂ ਸਾਮਾਨਯ 
: ਪ੍ਰਕਿਰਿਆਵਾਂ ਨੂੰ ਨਿਰਧਾਰਤ ਕਰਦੀ ਹੈ ।'" ਇਸ ਟੂਕ ਵਿਚ 'ਸਮਾਜਕ ਚੇਤੰਨਤਾ” ਅਤੇ “ਸਮਾਜਕ, 
ਰਾਜਨੀਤਕ ਤੇ ਬੌਧਕ ਜੀਵਨ ਦੀਆਂ ਸ ਮਾ? ਯ ਪ੍ਰਕਿਰਿਆਵਾਂ” ਵੱਲ ਉਚੇਚਾ ਧਿਆਨ ਦੇਣ ਦੀ 
ਲੋੜ ਹੈ । ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਮਾਰਕਸ ਦਾ ਇਹ ਵਿਚਾਰ ਕਿ ਮਨੋ ਦਸ਼ਾ 
` ਝਲਕਾਰਾ ਹੈ ਪਦਾਰਥਕ ਜੀਵਨ ਦਾ, ਉਸਦੀ ਵਿਰਾਟ ਵਿਧੀ ਤੋ“ ਹੀ ਉਪਜਿਆ ਹੈ ਅਤੇ ਉਹ 
ਵਿਰਾਟ ਪੱਧਰ ਤੇ ਹੀ ਸਮੱਸਿਆ ਦਾ ਹੱਲ ਸੁਝ'ਉ'ਦਾ ਹੈ । .ਅਸੀ” ਇਸ ਨੂੰ ਵਾਮਨ (0670) 
ਘੱਧੋਰ ਤੇ ਉਪਜੀ ਸਮੱਸਿਆ ਦੇ ਹਲ ਲਈ ਨਹੀ ਵਰਤ ਸਕਦੇ । ਪਰ ਸਾਹਿਤ ਤੇ ਕਲਾ ਢੇ 
ਖੇਤਰ ਵਿਚ ਅਸੀ' ਵਿਅਕਤੀ ਦੀਆਂ ਸਮੱਸਿਆਵ' ਅਤੇ ਉਸਦੇ ਮਨ ਅੰਦਰ ਵਸ ਰਹੀ ਦੁਨੀਆਂ 
ਨੂੰ ਦਰਸਾਉਂਦੇ ਹਾਂ । 
ਮਾਰਕਸ ਨੇ ਸ਼ਰੇਣੀਆਂ ਤੇ ਸ਼ਰੇਣੀ ਘੋਲ .ਦਾ ਤਾਂ ਥਾਵੇ` ਪਰਥਾਵੇ“ ਜ਼ਿਕਰ ਕੀਤਾ ਹੈ, 
ਪਰ ਸ਼ਰੇਣੀ ਨੂੰ ਕਿਧਰੇ ਵੀ ਪ੍ਰੀਭ'ਸ਼ਤ ਨਹੀ” ਕੀਤਾ । ਸ਼ਰੇਣੀ ਤੋ" ਮਾਰਕਸਵ'ਦੀਆਂ ਦਾ ਕੀ ਭਾਵ ਹੈ, 
ਇਹ ਸਮਝਣ ਲਈ ਅਸੀ ਜਰਿਹਟਫਰ ਕਾਡਵੈਲ ਦਾ ਸਹਾਰਾ ਲੈਦੇ ਹਾਂ । ਉਸਦੇ ਕਥਨ ਅਨੁਸਾਰ, 
“ਮਾਰਕਸਵਾਦੀ ਅਰਥਾਂ ਵਿਚ, ਸ਼ਰੇਣ ਕੇਵਲ ਮਨੁੱਖਾਂ ਦਾ ਗਰੋਹ ਹੈ ਜਿਨ੍ਹਾਂ ਦਾ ਜੀਵਨ ਅਨੁਭਵ 
ਬੁਨਿਆਦੀ ਤੌਰ ਤੇ ਮਿਲਦਾ ਜੁਲਦਾ ਹੈ, ਅਰਥ ਤ, ਉਨ੍ਹਾਂ ਦੇ ਔਸਤੀ ਐਦਰੂਨੀ ਮਤਭੇਦ, 
_ ਦੂਜੀਆਂ ਸ਼ਰੇਣੀਆਂ ਦੇ ਮਨੁੱਖਾਂ ਦੇ ਜੀਵਨ ਅਨੁਭਵ ਦੇ ਬਹਰਮੁਖੀ ਮਤ ਭੋਦਾਂ ਤੋ" ਘਟ ਹੁੰਦੇ ਹਨ । 
ਜਿਨ੍ਹਾਂ ਨੂੰ ਸਮਾਜਕ ਮਨੋ ਵਗਿਆਨ ਦੀ ਰਤੀ ਭਰ ਵੀ ਵਾਕਫੀ ਮਤ ਹੈ ਉਹਜਾਣਦੇ ਹਨ 'ਕਿ ਸਮੂਹ 
ਮਨੋਵਿਗਿਆਨ (67000) ]8₹68010₹) ਵਿਅਕਤੀ ਦੀ ਮਨੌਦਸ਼ਾ ਤੋਂਬਹੁਤ ਭਿੰਨ ਹੈ ਸਮੂਹ 
ਇਕਾਈਆਂ ਦੇ ਜੜ ਦਾ ਪਰਿਨਾਮ ਸਰੂਪ ਨਹੀ" । ਵਿਅਕਤੀਆਂ ਦੇ ਸੈਗਠਨ ਨਾਲਸਮੂਹ ਜਨਮਦ' ਹੈ 
ਪਰ ਵਿਅਕਤੀ ਰੂਪ ਵਿਚ ਸਮੂਹ ਤੋ ਵੱਖ ਹਨ । ਸਮੂਹ ਦੀ ਮਨੋਂ ਦਸ਼ਾਂ ਨੂੰ ਅਸੀ” ਵਿਅਕਤੀ ਦੀ 


ਨੌ ਦਸ਼ਾ ਤੇ ਇਨਥਿਨ ਲਾਗ੍ਰ ਨਹੀ ਕਰ ਸਕਦੇ । ਸੌ ਗਰੋਹ ਦੀ ਮਨੋ ਵਿਰਤੀ ਅੱਡ ਹੈ ਤੇ ਵਿਮ- 
ਦੀ ਅੱਡ, ਭਾਵੇ" ਵਿਅਕਤੀਆਂ ਦੇ ਸੈਗਠਨ ਕਾਰਨ ਹੀ ਸਮੂਹ ਹੋ'ਦ ਵਿਚ ਆਉ ਦਾ ਹੈ । 
ਮੂਹ ਮਨੋਵਿਗਆਨ ਦੇਨਿਯਮ ਵਿਅਕਤੀ ਦੀ ਮਾਨਸਿਕ ਅਵਸਥ' ਨੂੰ ਸਮਝਣ ਵਿਚ ਸਹ'ਈ ਨਹੀਂ 
ਸਕਦੇ । 
---” _ ਮਾਰਕਸ ਦਾ ਪ੍ਰੰਲਤਾਰੀ ਕੇਈ ਹੱਡ ਮਾਸ ਦਾ ਵਿਅਕਤੀ ਨਹੀ । ਇਹ ਇਕ ਅਮੂਰਤ 


ਸਿਰਜਣਾ 69 


ਵਨ, 


(੩081866) ਸੈਕਲਪ ਹੈ । ਜਿਵੇ` ਐਡਮ ਸਮਿਥ ਨੇ ਆਰਥਕ ਮਨੁਖ (੪09009016 7080) 
ਦੀ ਘਾੜਤ ਕੇਵਲ ਆਰਥਕ ਵਿਸ਼ਲੇਸ਼ਨ ਲਈ ਘੜੀ ਸੀ, ਤਿਵ` ਮਰਕਸ ਲਈ ਪ੍ਰ ਲਤਾਰੀ ਕੇਵਲ 
ਆਰਥਕ ਤੇ ਸਮਾਜਕ ਸਥਿਤੀ ਦੇ ਵਿਸ਼ਲੇਸ਼ਨ ਦਾ ਹੀ ਇਕ ਸਾਧਨ ਹੈ । 


ਪਰ ਸਾਹਿਤ ਵਿਚ ਅਤੇ ਵਿਸ਼ੋਸ਼ ਤੌਰ ਤੇ ਗਲਪ ਸ'ਹਿੱਤ ਦੇ ਖੇਤਰ ਵਿਚ ਸਾਡਾ ਵਾਰ 
ਹੱਡ ਮਸ ਦੇ ਵਿਅਕਤੀ ਤੇ ਉਸਦੀ ਮ'ਨਜਿਕ ਦਸ਼ਾ ਨਾਲ ਪੈਦਾ ਹੈ । ਸ ਹਿਤ ਵਿਅਕਤੀ ਦੇ 
ਮਨੋਭਾਵਾਂ ਦਾ ਅਧਿਅਨ ਕਰਦਾ ਹੈ ਨ ਕਿ ਕਿਸੇ ਸ਼ਰੇਣੀ ਦਾ । ਇਹ ਇਕ ਮਹੱਤਵ ਪੂਰਨ ਨ ਰਤਾ ਹੈ 
(ਜਿਸ ਨੂੰ ਹੁਣ ਤਕ ਮਾਰਕਸਵਾਦੀ ਸਿਧ'ਤਕਾਰ ਅੱਖੋਂ ਉਹਲੇ ਕਰਦੇ ਅ'ਏ ਹਨ । ਇਸ ਪਥੋ” 
ਅਟਗਹਿਲ ਵਰਤਣ _ਕਾਫਨ, ਮਾਰਕਸਵਾਦੀ ਸਾਹਿਤ ਨੇ ਜੀ`ਦੇ ਜਗਦੇ ਪਾਤਰਾਂ ਦੀ ਥਾਂ ਕਠ- 
ਪੁਤਲੀਆਂ ਨੂੰ ਜਨਮ ਢਿਤਾਂ ਹੈ । ਪ੍ਗ-ਵਾਦੀ ਗਲਪ ਜਾਨਦਾਰ ਨਾਇਟ ਪੈਂਦਾ ਕਰਨ ਵਿਚ ` 
ਨਿਸਫਲ ਰਹੀ ਹੈ ਕਿਉਕਿ ਮਾਰਕਸਵਾਦੀ ਗਲਪਕਾਰ' ਨੇ ਵਿਅਕਤੀ ਨੂੰ ਆਪਣੇ ਅਧਿਅਨ ਦਾ 
ਨਿਸ਼ਾਨਾ ਨਹੀ“ ਬਣਾਇਆ । ਉਨਾਂ ਨੂੰ ਸਦਾ ਸ਼ਰੇਣੀ ਤੇ ਸ਼ਰੇਣੀ ਹਿਤਾਂ ਦੀ ਫਿਕਰ ਲੱਗੀ ਰਹਿੰਦੀ _ 
ਹੈ। ਉਨਾਂ ਦੀ ਪਰਤਿਭਾ ਨੂੰ ਵਿਅਕਤੀ ਆਗ੍ਰਸ਼ਤ ਨਹੀ ਕਰਦਾ, ਉਨ੍ਹਾਂ ਦਾ ਸਮੁੱਚਾ ਧਿਆਨ 
ਸ਼ਰੇਣੀਆਂ ਵਲ ਰਹਿੰਦਾ ਹੈ । ਉਹ ਵਿਅਤਤੀ ਨੂੰ ਚਿਤਰਨ ਲੱਗਿਆਂ, ਸ਼ਰੇਣੀ ਨੂੰ ਸਾਮੂਣੇ ਰਖਦੇ 
ਹਨ । ਉਹਨਾਂ ਦੀਆਂ ਲਿਖਤਾਂ ਵਿਚ ਵਿਮਕਤੀ ਸ਼ਰੇਣੀ ਦੇ ਪ੍ਰਤਿਨਿਧ ਰੂਪ ਵਿਚ ਹੀ ਉਭਰਦ: ਹੈ, 
ਉਸਦੀ ਠ ਕੋਈ ਆਪਣੀ ਸ਼ਖਸੀਅਤ ਹੁੰਦੀ ਹੈ ਤੇ ਨ ਆਵਜ਼। ਇਹੀ ਕਾਰਨ ਹੈ ਕਿ ਅਜਿਹੇ 
ਨਾਇਕ ਭਿਸੇ ਨੂੰ ਵੀ ਪ੍ਰਭਾਵਤ ਨਹੀ” ਕਰਦੇ । ਜਦੋ ਤਕ ਕੋਈ ਗਲਪਕਾਰ ਵਿਅਕਤੀ ਨੂ ਆਪਣੀ_ 
ਸਮਰੱਥਾ ਅਨੁਸਾਰ ਵਿਕਸਤ ਹੋਣ ਦਾ ਅਵਸਰ ਨਹੀ” ਦੇ'ਦਾ ਉਨਾਂ ਚਿਰ ਤਕ ਉਹ ਪਤਰ 
ਨਿਰਜਿੰਦ ਹੀ ਰਹੇਗਾ । 

ਸਮੂਹ ਮਨੋ ਵਿਗਿਆਨ ਅਨੁਸਾਰ ਗਰੋਹ ਦੀ ਆਪਣੀ ਵਿਸ਼ੇਸ਼ ਸ਼ਖਸੀਅਤ ਹੁੰਦੀ ਹੈ 
ਆਪਣ) ਵੱਖਰੀ ਰੁਚੀ ਹੁੰਦੀ ਹੈ ਅਤੇ ਵੱਖਰਾ ਹੀ ਤਰਕ ਹੁੰਦਾ ਹੈ । ਜਿਹੜੇ ਵਿਮਹਤੀ ਉਸ ਗਰੋਹ 
ਜਾਂ ਸਮੂਹ ਦਾ ਭਾਗ ਹੁੰਦੇ ਹਨ ਉਨ੍ਹਾਂ ਦੀ ਹਤ ਇਕ ਦੀ ਆਪਣਾਂ ਅੱਤਰੀ ਸਖਜੀ ਮਤ, ਅੱਡਰਾ ਸੋਚਣ 
ਢੋਗ ਤੇ ਲੱਛਣ ਹੁੰਦਾ ਹੈ । ਪਰ ਜਦੋ ਇਕ ਵਿਅਕਤੀ ਸਮ੍ਹਹ ਦੇ ਰੂਪ ਵਿਚ ਕਰਮਸ਼ੀਲ ਹੁੰਦੇ ਹਨ 
ਤਾਂ ਉਹ ਆਪਣੇ ਵਿਅਕਤਿਤਵ ਨੂੰ ਸਮੂਹ ਵਿਚ ਵਿਲੀਨ ਕਰ ਲੈਦੇ ਹਨ ਅਤੇ ਇਕ ਨਵੀਂ 
ਸ਼ਖਸੀਅਤ ਨੂੰ ਜਨਮ ਦਿੰਦੇ ਹਨ, ਜਿਸਦੀ ਮਨੋਂ ਦਸ਼ਾ ਵਿਅਕਤੀਆਂ ਦੀਆਂ ਮਨੋ ਵਿਰਤੀਆਂ ਤੋ" . 
ਭਿੰਨ ਹੁੰਦੀ ਹੈ । ਮਾਰਕਸ ਦੀਆਂ ਲਿਖਤਾਂ ਵਿਚ ਇਸ ਗੱਲ ਦੇ ਸਬੂਤ ਮੌਜੂਦ ਹਨ, ਕਿ ਮਾਰਕਸ ` 
ਨੂੰ ਇਸ ਸਮ ਸਿਆ ਦੀਆਂ ਗਰੰਝਲਾਂ ਦਾ ਕਾਫੀ ਇਹਸਾਂਜ ਸੀ । ਇਸੇ ਕਾਰਨ ਉਸ ਨੇ ਵਿਚਾਰ 
੯=ਗਟ ਕੀਤਾ ਹੈ, ਵੱਖ ਵੱਖ ਵਿਅਕਤੀਆਂ ਸਦਕਾ ਸ਼ਰੇਣ। ਉਥੋ” ਤਕ ਹੀ ਰੂਪਮਾਨ ਹੁੰਦੀ ਹੈ 
ਜਿੱਥੇ ਉਨ੍ਹਾਂ ਨੇ ਦੂਜੀ ਸ਼ਰੇਣੀ ਵਿਗੁਧ ਸਾਂਝਾ ਸੰਗਰਾਮ ਲੜਨਾ ਹੋਵੇ, ੬੫੬ ਤਾਂ ਇਕ ਦੂਜੇ ਦੇ 
ਪਤਿਯੋਗੀ ਹੋਣ ਕਾਰਨ ਉਨ੍ਹਾਂ ਦੇ ਪਰਸਪਰ ਸਬੰਧ ਪ੍ਰਤਿਕੂਲ ਹੁੰਦੇ ਹਨ ।'' 

ਸ਼ਰੇਣੀ ਅਤੇ ਸ਼ਰੇਣੀ ਸੰਘਰਦ ਮਾਰਕਸ ਦੇ ਦਰਿਸ਼ਟੀਕੌਣ, ਅਨੁਸਾਰ ਅਰਥ ਸ਼ਾਸਤਰ 
#ਤੇ ਮਮਾਜ ਸ਼ਾਸਤਰ ਦੇ ਪ੍ਰਵਰਗ (੦੩6੯&01168) ਹਨ । ਮਾਰ3ਸ ਨੇ ਪੂੰਜੀਵਾਦ ਦਾ ਵਿਸ਼ਲੇਸ਼ਨ 
ਕਰਨ ਲਈ ਇਨ੍ਹਾਂ ਸੈਕਲਪਾਂ ਦੀ ਘਾੜਤ ਕੀਤੀ ਸੀ । ਇਹ ਸੈਕਲਪ ਸੁਤੇ ਸਿਧ ਸਾਹਿਤ ਤੇ ਕਲਾਂ 


4 ੨੩੬੬ 


ਦੇ ਖੋਤਰ ਵਿਚ ਲਾਗੂ ਨਹੀ ਕੀਤੇ ਜਾ ਸਕਦੇ, ਜਿਹਾ ਕਿ ਪ੍ਰਗਤੀਵ'ਦੀ ਲੋਢਕ ਆਮ ਤੌਰ ਤੋਂ 
ਕਰਦੇ ਹਨ । ਇਸ ਨਾਲ ਸਾਹਿਤ ਤੇ ਕਲਾ ਨੂੰ ਚੋਖਾ ਹਾਣ ਹੋਇਆ ਹੈ । ਇਸ ਨਾਲ ਉਹ ਉਸ 
ਪ੍ਰਯੋਜਨ ਦੀ ਵੀ ਕੁਝ ਸੇਵਾ ਨਹੀ" ਕਰ ਸਕਦੇ ਜਿਸਦਾ ਉਹ ਦਿਨ ਰਾਤ ਕਲਮਾਂ ਪੜ੍ਹਦ ਹਨ, 
ਕਿਉਕਿ ਸਾ(ਹਤ ਪਹਿਲਾਂ ਸਾਹਿਤ ਹੈ ਤੇ ਫੇਰ ਕੁਝ ਹੋਰ । ਪਰ ਉਨ੍ਹਾਂ ਦੇ ਨਾਕਿਸ ਦ੮ਿਸ਼ਟੀਕੋਣ 
ਕਾਰਨ ਸਾਹਿਤ ਸਾਹਿਤ ਨਹੀ” ਰਹਿੰਦਾ । ਕਰਿਸਟੋਫਰ ਕਾਡਵੌਲ ਨੇ ਲੋਖਕਾਂ ਨੂੰ ਸਲਾਹ ਦੇ'ਦਿਆਂ 
ਹੋਇਆਂ ਲਿਖਿਆ ਹੈ,' ਸਾਡੀ ਮੰਗ ਕਿ ਤ੍ਰਹਾਂਡੀ ਕਲਾ ਪ੍ਰੋਲਤਾਰੀ ਹੇਤ੍ਹ ਹੋਵੇ--ਇਹ ਮੰਗ ਨਹੀ” 
ਹੈ ਕਿ ਤੁਸੀਂ ਸਵੈਮਤੀ ਪ੍ਰਵਰਗਾਂ (00]10806 6860207165) ਤੇ ਮਾਰਕਸੀ ਵਾਕੌਸ਼ਾ 
(08868) ਨੂੰ ਕਲਾ ਤੇ ਲਾਗੂ ਕਰੋ । ਇਹ ਕਰਨਾ ਬੂਰਜਆਪਨ ਹੋਵੇਗਾ ।...... 


` ਸਾਡੀ ਇਹ ਮੌਗ ਨਹੀਂ, ਕਿ ਕਲਾ ਦੇ ਖੇਤਰ ਵਿਚ, ਤਰਸੀ ਜਿਸ ਨੂੰ ਪ੍ਰੰਲਤਾਨ 
ਡਿਕਟੇਟਰਸ਼ਿਪ ਆਖਦੇ ਹੋ, ਉਸ ਨੂੰ ਸਵਿਕਾਰ ਕਰੋ । ਦੂਜੇ ਬੰਨੇ ਅਸੀ ਪਹਾਂਗੇ, ਤੁਸੀਂ ਉਦੋ" ਤਕ 
ਬੁਰਜੁਆ ਹੋ ਜਦੋ ਤਕ ਤੁਸੀਂ ਅ ਪਣੇ ਆਪ ਤੋਂ ਪ੍ਰੋ ਲਤਾਰੀ ਡਿਕਟੇਟਰਸ਼ਿਪ ਲਾਗੂ ਕਰਦੇ ਹੋ ਅਤੇ 
ਪ੍ਲੋਤਾਰੀ ਸਿਧਾਂਤ ਦੇ ਦੂਜੇ ਥੌਤਰਾਂ ਵਿਚ ਮਕਾਨਕੀ ਢਗ ਨਾਲ ਲਾਗੂ ਕਰਨ ਲਈ, ਫਾਰਮੂਲੇ 
__ ਦਰਾਮਦ ਕਰਦੇ ਹੋ ।'' 
ਨ ਇਸ ਵਿਚ ਸੰਦੇਹ ਨਹੀਂ ਕਿ ਇਤਿਹਾਸ ਦਾ ਪਦਾਰਥਵਾਦੀ ਸੋਤਲਪ, ਇਤਿਹਾਸ ਨੂੰ 
ਸਮਝਣ ਵਿਚ ਬੜੀ ਸਹਾਇਤਾ ਕਰਦਾ ਹੈ ਪਰ ਇਹ ਸਿਧਾਂਤ ਸਰਬ ਵਿਅ ਪੀ ਨਹੀਂ” ਹੈ । ਹਰ ਖੇਤਰ 
)> ਏ ਆਪਣੇ ਵੱਖਰੇ ਨਿਯਮ ਹਨ ਤੇ ਅੱਤਰਾ ਤਰਕ ਹੈ। ਹਰ ਗੱਲ ਇਤਿਹਾਸ ਦੀ ਆਰਥਕ 
ਵਿਆਖਿਆ ਅਨੁਸਾਰ ਨਹੀ ਵਵਚਰਦੀ ਮਾਰਕਸਵਾਦੀਆਂ ਵਿਚ ਇਹ ਗਲਤ ਰੁਚੀ ਮੁਢ ਤੋੱ 
ਪ੍ਚਲਤ ਚਲ ਆ ਰ.) ਹੈ । 30686 13610036 1੫੩, ਐੱਰ ਲਜ਼ ਦੇ ਇਕ ਮਿੱਤਰ ਨੇ, ਟਿਸ 
ਰੁਚੀ ਦੀ ਆਲੋਚਨਾ ਕਰਦਿਆਂ ਹੋਇਆਂ ਲਿਖਿਆ ਹੈ : 


“ ਜੇ ਤਸੀ' ਐੱਂਗਲਜ਼ ਨਾਲ ਕਿਸੇ ਖਾਲਸ ਦਾਰਸ਼ਨਿਕ ਜਾਂ ਮਨੋਵਿਗਿਆਨਕ ਸਮੱਜਿਆ 
ਤੇ ਗਲ ਕਰੋ, ਤਾਂ ਉਹ ਉਸ ਨੂੰ ਕਿਸੇ ਸਮਾਜਕ ਟਕਰਾ ਦੇ ਪਰਗਟਾ ਦੇ ਤੌਰ ਤੇ ਹੀ ਨਿਰੂਪਣ ਕਰ 
ਸਕਦਾ ਸੀ ਜਾਂ ਉਹ ਇਸ ਨੂੰ ਕਿਸੇ ਵਿਸ਼ੇਸ਼ ਆਰਥਕ ਸ਼ਰੇਣੀ ਦਾ ਉਸਦੇ ਖਾਸ ਵਿਕਾਸ ਪੜਾ ਦਾ 

ਦਤਿਸ਼ਟੀਕੋਣ ਸਮਝਦਾ ਸੀ--ਭਾਵੇ` ਉਹ ਨਿਘਾਰ ਵਲ ਜਾਂ ਰਹੀ ਫਿਊਡਲ ਸ਼ਰੇਣੀ ਹੋਵੇ ਤੇ 
` ਡਵੇ' ਉਭਰ ਰਹੀ ਪੂੰ ਜੀਪਤੀ ਸ਼ਰੇਣੀ । ਇੰਜ ਜਾਪਦਾ ਸੀ, ਕਿ ਉਹ ਇਹ ਨਹੀ" ਸੀ ਵੇਖ ਸਕਦਾ 
ਕਿ ਸਮੁੱਜਿਆ ਦਾ ਕੋਈ ਆਪਣਾ ਵੀ ਅਤਰੀਵ ਗੁਣ, ਅਰਥ ਅਤੇ ਪੱਖ ਰੁੰਦ' ਹੈ ।' 

ਬਾਅਦ ਵਿਚ ਐੱਗਲਜ਼ ਨੂੰ ਇਸ ਗਲ ਦਾ ਇਹਸਾਸ ਹੋਦਿਆ ਕਿ ਇਹ ਸਥਿਤੀ ਨੂੰ 
ਬਹੁਤਾ ਸਹਿਲ ਬਣਾ ਕੇ ਦੇਖਣ ਵਾਲੀ ਗੱਲ ਹੈ ਅਤੇ ਇਸ ਕਰਕੇ ਉਸ ਆਪ ਇਸ ਰੁਚੀ ਦੀ ਨਿਖੋਪੀ 

-_ਕੀਤੀ ਅਤੇ ਠੀਕ ਸੇਧ ਦੇਣ ਦੀ ਕੋਸ਼ਿਸ਼ ਕੀਤੀ । ਉਸ ਨੇ ਲਿਖਿਆ,''ਮਾਰਕਸ ਅਤੇ ਮੈ” ਕਿਸੇ 
`ਰਦ ਤਕ ਇਸ ਗਲ ਲਈ ਦੋਸ਼ੀ ਹਾਂ ਕਿ ਨੌਜਵਾਨ ਲੇਖਕ ਕਈ ਵਾਰੀ ਲੌੜ ਤੱ ਵਧ ਆਰਥਕ 
ਪੱਖ ਤੇ ਬਲ ਦੇ'ਦੇ ਹਨ । ਸਾਨੂੰ ਆਪਣੇ ਉਨ੍ਹਾਂ ਵਿਰੋਧੀਆਂ ਦੀ ਮੁਖ ਲਫਤ ਵਿਚ ਇਸ ਬੁਨਿਆਦੀ 
,' ਅਸੂਲ ਤੇ ਬਲ ਦੇਣਾ ਪਿਆ, ਜਿਹੜੇ ਇਸ ਤੱ ਇਨਕਾਰ ਕਰਦੇ ਸੋਨ ਅਤੇ ਸਾਨੂੰ ਕਾਫ਼ੀ ਸਮਾਂ, 

ਸਥਾਨ, ਤੇ ਮੌਕਾ ਨਹੀਂ ਮਿਲਿਆ ਕਿ ਪ੍ਰਸਪਰ ਪਰਭਾਵ ਵਿਚ ਸ਼ਾਮਲ ਦੂਜੇ ਤੁੱਤਾਂ ਨੂੰ 'ਿਕਜਤ 


'ਜਿਜਜਣਾ 71 


੯ - 


ਰੋਣ ਦਈਏ । ...ਅਜ ਕਲ ਇਤਿਹਾਸ ਦੇ ਪਦਾਰਥਵਾਦੀ ਸੰਕਲਪ ਦੇ ਬਹੁਤ ਸਾਰੇ ਮਿੱਤਰ _ਹਨ, 
ਜਿਨ੍ਹਾਂ ਲਈ ਇਤਿਹਾਸ ਦਾ ਅਧਿਅਨ ਨਾ ਠਰਨ ਦਾ, ਇਹ ਬਹਾਨਾ ਬਣ ਗਿਆ ਹੈ । ਆਮ ਤੌਰ ਤੇ 
ਜਰਮਨੀ ਵਿਚ ਨੌਜਵਾਨ ਲੇਖਕਾਂ ਲਈ ਪਦਾਰਥਵਾਦੀ ਸੈਕਲਪ ਇਕ ਵਾਕਔਸ਼ ਦਾ ਕੌਮ ਢਿੰਦਾਂ 
ਸੈ ਜਿਸਦਾ ਲੇਬਲ ਉਹ ਹਰ ਚੀਜ਼ ਤੇ ਹੋ ਅਧਿਅਨ ਕੀਤੇ ਬਗੈਰ ਹੀ ਥੋਪ ਦੇ'ਦੇ ਹਨ । ਉਹ !'ਸ 
ਗੱਲ ਤੇ ਅੜੇ ਰਹਿੰਦੇ ਹਨ ਤੇ ਸਮਝਦੇ ਹਨ ਕਿ ਉਨ੍ਹਾਂ ਨੇ ਪਰਸਨ ਸੁਲਝਾ ਲਿਆ ਹੈ । ਪਰ ਇਤਿਹਾਸ 
ਦਾ ਸਾਡਾ ਸੈਕਲਪ ਕੇਵਲ ਅਧਐਨ ਦਾ ਮਾਰਗ ਦਰਸ਼ਕ ਹੀ ਹੈ ਨਾ ਕਿ ਅਟਥ ਨਰਨ ਦਾ ਲੀਵਰ 
ਜਿਵੇ“ ਕਿ ਹੀਗਲਵਾਦੀ ਕਰਦੇ ਹਨ । ਸਾਰੇ ਇਤਿਹਾਸ ਦਾ ਅਧਿਅਨ ਮੁੜ ਮੁਢੋ ਕਰਨਾ ਚ'ਹੀਢਾ 
ਹੈ, ਸਮਾਜ ਦੇ ਵੱਖ ਵੱਖ ਰੂਪਾਂ ਦੀ ਹੋਂਦ ਦੀਆਂ ਪੁਸਥਿਤੀਆਂ ਦੀ ਅਵੱਸ਼ ਹੀ ਵਿਅਕਤੀਗਤ 
ਪ੍ਰੀਂਖਆ ਹੋਣੀ ਚਾਹੀਦੀ ਹੈ, ਇਸ ਤੋਂ“ ਪਹਿਲਾਂ 'ਕਿ ਉਨਾਂ ਵਿਚੋ” ਰਾਜਨੀਤਕ __ਨ'ਗਰੀ-ਕਨੂੰਨੀ, 
ਸੋਂ ਦਿਆਤਮਰ, ਧਾਰਮਕ ਵਗੈਰ, ਵਗੈਰਾ, ਅਨੁਕੂਲ ਸਿੱਟੇ ਕੱਢੇ ਜਾਣ ।'' ਕਰ 
ਰੂ ਪਰ ਕੀ ਬਾਅਦ ਵਿਚ ਆਉਣ ਵਾਲੇ ਮਾਰਕਸਵਾਦੀ ਸਿਧਾਂਤਕਾਰਾਂ ਨੇ ਐੱਗਲਜ਼ ਦੀ . 
ਆਸ ਨੂੰ ਪੂਰ ਕੀਤਾ ? ਮਾਰਤਸਵਾਦੀ ਸਿਧ'ਤਕਾਰਾਂ ਨੇ ਸੌਂਦਰਯ ਦੇ ਜਿਹੜੇ ਅਸ਼ੂਲ ਪ੍ਰਸਤ੍ਰਤ 
ਕੀਤੇ ਹਨ, ਕੀ ਉਹ ਪ੍ਰਸਥਿਤੀ ਦੀ ਵਿਅਟਤੀਗਤ ਪੀ'ਖਆ ਦਾ ਸਿੱਟ' ਹਨ ਜਾਂ ਮਾਰਕਸ ਦੇ ਅਰਥ 
`਼ਜਤਰ ਤੋਂ ਸਮਾਜ ਸ਼ਾਸਤਰ ਭਈ ਘੜੇ ਹੋਏ ਵਿਸ਼ਲੋਸ਼ਨਾਤਮਕ ਸੰਦਾਂ ਦੀ ਬੇ ਸੋਚੀ ਸਮਝ। ਵਰਤੋ ?” 


ਲ੍ਰਣਾਚਾਰਸਕੀ ਨੇ ਸਮਾਜਵਾਦੀ ਸੋੱਦਯ ਸ਼ ਸਤਰ ਦੇ ਬੁਨਿਆਦੀ ਅਸੂਲ ਕਾਫਿਮ 
ਫਰਦਆਂ ਹੋ'ਦਆਂ !ਲਖਿਆ ਹੈ, ' ਉਹ ਕਸੌਟੀ ਕਿਹੜੀ ਹੋਵੇ ਜਿਸ ਉਪਰ ਸ'ਹਿਤਕ (ਕਰਤ 
ਦਾ ਮੁਲਐਕਣ ਆਧਾਰਤ ਹੋਵੇ ? ਆਉ ਪਹਿਲਾਂ ਇਸ ਨੂੰ ਵਸਤ੍ਹ ਦੇ ਦਰਿਸ਼ਟੀਕੌਣ ਤੋ“ ਦਖੀਏ । 
ਇਥੇ ਸਾਰੀ ਗੱਲ ਲਗ ਭਗ ਸਪਸ਼ਟ ਹੈ । ਇਥੇ ਬਨਆਦੀ ਕਸੌਟੀ ਹੈ ਪਰੋਲਤਾਰੀ 
ਸਦਾਚਾਰ ਦੀ, _ਹਫਿਕ ਗੱਲ ਜੋ ਪਰੋਤਾਰੀਆ ਦੇ ਵਿਕਾਸ ਤੇ ਜਿੱਤ ਵਿੱਚ %ਹਾਫਿਕ 
ਹੁੰਦੀ ਹੈ, ਉਹ ਚੋਰੀ ਹੈ, ਜੋ ਇਸ ਨੂੰ ਨੁਕਸਾਨ ਪੁਚ'ਉੱਦੀ ਹੈ, ਉਹ ਮੋਦੀ ਹੈ।' ਇਹੀ 
ਗਾਡੀ ਰਾਹ ਅਪਣਾਉ'ਦੇ ਹੋਏ, ਡਾ: ਗੁਟਚਰਨ ਸਿੰਘ ਲਿਖਦੇ ਹਨ, ਅਗਾਂਹ ਵਧੂ ਸਹਿਤ 
ਉਹ ਹੈ ਜਿਹੜਾ ਆਪਣੇ ਕਰਤਵ ਦੁਆਰਾ ਮਨੁਖ ਮਾਤਰ ਜਾਂ ਉਸਦੇ ਕਿਸੇ ਵੀ ਐਗ ਨੂੰ ਉਸਦੇ 
ਵਰਤਮਾਨ ਪੜਾ ਤੋਂ ਐਤਮ ਸਮ ਜਵਾਦੀ ਪੜਾ ਵਲ ਨੂੰ ਅੱਗੇ ਖੜੇ । ਪਰ ਇਨ੍ਹਾਂ ਸਿਧਾਤਕਾਰਾਂ 
- ਦਾ ਦੁਖਾਂਤ ਇਹ ਹੈ ਕਿ ਕਲਾ ਇਨ੍ਹਾਂ ਦੇ ਬਣਾਏ ਹੋਏ ਸੱਚਿਆਂ ਵਿਚ ਨਹੀ ਢਲਦੀ । ਮਿਸਾਲ 
ਦੇ ਤੌਰ ਤੇ ਪ੍ਰ ਕਿਰਤਿਕ ਕਾਵਿ (09070 ]060₹) ਦਾ ਕੋਈ ਸ਼ਰੇਣੀ ਗੁਣ ਨਹੀਂ ਹ੍ਰੰਦਾ ਪੰਤ 
ਅਸੀ' ਫਿਸ ਨੂੰ ਸਾਹਿਤ ਵਿਚ ਨਹੀ" ਛੇਕ ਸਕਦੇ ਅਤੇ ਨ ਹੀ ਇਸ ਨੂੰ ਇਸ ਲਈ ਨਿੰਦ ਸਕਦੇ 
ਹਾਂ ਕਿ ਇਹ ਸਮਾਜ ਨੂੰ ਸਮਾਜਵ'ਦੀ ਪਤਾ ਵਲ ਵਧਣ, 'ਚ ਸਹਾਈ ਸਿੱਧ ਨਟੀ' ਹੁੰਦੀ । ਇਹੋ 
ਹਾਲ ਮੂਰਤੀ ਕਲਾ ਤੇ ਚਿਤਰਕਾਰੀ ਦਾ ਹੈ। ਜੇ ਕੋਈ ਮੂਰਤੀਤਾਰ, ਕੇਵਲ ਮਨੁੱਥੀ ਜਿਮ ਦੀ 
_ ਖੂਬਸੂਰਤੀ ਨੂੰ ਮੂਰਤੀਮਾਨ ਤਰਨ ਲਈ 7 ਕਸੇ ਮਰਦ ਜਾਂ ਤੀਵੀਂ” ਦਾ ਕ੍ਰੱਤ ਤਰਾਸ਼ਦਾ ਹੈ, ਤਾਂ ਭਾਵੇ” 
`ਜ਼ਰੇਣੀ ਘੋਲ ਵਿਚ ਕਿਸੇ ਵੀ ਸ਼ਰੇਣੀ ਦਾ - ਸਾਥ ਨਹੀ” ਦੇ ਰਿਹਾ ਹ੍ਰੰਦਾ ਪਰ ਫੇਰ ਵੀ ਕਲਾਂ ਦੇ 
ਖੇਤਰ ਵਿਚ ਉਸਦਾ ਸਥਾਨ, ਉਸਦੀ ਕਲਾ ਦੇ ਜ਼ੋਰ ਤੇ ਹੀ ਨਿਸ਼ਚਤ ਹੋਵੇਗ' । ਫਰਾਂਸ ਮਾਰਕ 
ਜਰਮਨ ਚਿਤਰਕਾਰ ਨੇ, ਪਸ਼ੂਆਂ ਨੂੰ ਆਪਣ] ਕਲਾ ਦ ਵਿਸ਼ਾ ਬਣਾਇਆ ਹੈ । ਉਨਨੇ ਪਸ਼੍ਹ ਦੀ ` 
ਕੋਮਲਤਾ, ਮਲ੍ਹੂਕਤਾ, ਭੌਲੇਪਨ ਅਤੇ ਸਾਪਣ ਨੂੰ ਉਜਾਗਰ ਕੀਤਾ ਹੈ । ਉਸਦੀ ਪ੍ਰ ਪਤੀ ਨਿਗੂਣੀ 


₹₹25=੩੧ 


72 ਸਿਲਜਣਾ 


ਨਹੀ" ਭਾਵੇਂ ਆਪਣੀ ਕਲਾ ਦੁਆਰਾ ਸ਼ਰੇਣੀ ਘੋਲ ਵਿਚ ਭਾਗ ਨਹੀਂ ਲੈ'ਦਾ । ਕੱਕਕ, ਕੱਥਾਕਲੀ, 
ਭਾਰਤ-ਨਾਟਯਮ, ਮਨੀਪੁਰੀ, ਨਰਿੱਤ ਫਿਯੂਡਲ ਕਲਚਰ ਦ ਪੁੰਦਾਵਾਰ ਹਨ । ਉਹ ਸ਼ਰੋੜ) ਘੋਲ 
ਵਿਚ ਮਜ਼ਦੂਰ ਸ਼ਰੇਣੀ ਦਾ ਹੱਥ ਨਹੀ“ ਵਟ'ਉੱਦੇ ਪਰ ਫਿਰ ਵੀ ਕਲਾਤਮਕ ਦਿ੍‌ਿਸ਼ਟੀਕੌਣ ਤੋਂ 
ਨਿੰਦੇ ਨਹੀਂ ਜਾ ਸਕਦੇ । ਭਾਰਤੀ ਕਲਾਸਕੀ ਸੈਗੀਤ ਸ਼ਰੇਣਿਕ ਸੰਘਰਸ਼ ਦਾ ਹਥਿਆਰ ਨਹੀ” 
ਬਣ ਸਕਦਾ ਪਰ ਫਿਰ ਵੀ ਨਿੰਦਣ ਯੋਗ ਨਹੀ' । 
ਮਾਰਕਸਵਾਦੀ ਸਿਧਾਂਤਕਾਰਾਂ ਅਨੁਸਾਰ ਕੋਈ ਕਲਾ ਕਿਰਤ ਸ਼ਰੇਣੀ ਗੁਣ ਰਹਿਤ ਹੋ ਹੀ 
ਨਹੀ" ਸਕਦੀ । ਲ੍ਰਣਾਚਾਰਸਕੀ ਲਿਖਦਾ ਹੈ,''ਸਾਹਿਤਕ ਕਿਰਤ, ਅਚੇਤ ਜਾਂ ਸੁਚੇਤ ਤੌਰ ਤੇ, ਉਸ 
`ਸ਼ਰੇਣੀ ਦੀ ਮਾਨਜਿਕ ਦਸ਼ਾ ਨੂੰ ਸਦਾ ਹੀ ਪ੍ਰਤਬਿੰਬਤ ਕਰਦੀ ਹੈ, ਜਿਸਦੀ ਉ ਪ੍ਰਤਿਨਿਧ ਹੁੰਦੀ ਹੈ ,'' 
'ਇਸੇ ਤਰਾਂ ਮਾਓ ਜ਼ੇ ਤੰਗ ਨੇ ਵਿਚਾਰ ਪਰਗਟ ਕੀਤਾ ਹੈ,''ਸ਼ਰੇਣੀ ਸਮਾਜ ਵਿਚ ਮਨੁੱਖੀ ਵਤੀਰਾ 
ਸ਼ਰੇਣੀਆਂ ਦਾ ਰੰਗ ਫੜਦਾ ਹੈ । ਮਨੁਖੀ ਵਤੀਰਾ” ਵਰਗੀ ਕੋਈ ਸੂਖਮ ਸ਼ੈ ਨਹੀ” ਜਿਹੜੀ 
. ਜਾਤੀਆਂ ਦੇ ਭਿੰਨ ਭੇਦ ਤੋ ਉਪਰ ਉਠਦੀ ਹੋਵੇ ।'' ਪਰਖ ਪੜਚੋਲ ਦੇ ਇਹ 
ਮਾਰਕਸਵਾਦੀ _ਨਿਯਮ _ਨਾਂਕਸ _ਹਨ ਅਤੇ ਕਿਸੇ ਕਲਾ ਕਿਰਤ ਦਾ 
` ਚੰਗਾ ਮਾੜ' ਹੌਣਾ ਉਸਦੇ ਸ਼ਰੇਣੀ ਸੁਭਾ ਤੇ ਨਿਰਭਰ ਨਹੀ' ਹੁੰਦਾ। ਦੂਸਰੇ, ਕਈ 
ਵ ਸਾਹਿਤਕ ਤੇ ਕਲ ਤਮਕ ਕਿਰਤਾਂ ਸ਼ਰੇਣੀ ਪੱਖ ਪਾਤ ਰਹਿਤ ਹੁੰਦੀਆਂ ਹਨ । ਉਨ੍ਹਾਂ ਨੂੰ ਸ਼ਰੇਣੀ 
_ ਸੈਘਰਸ਼ ਦੇ ਦ੍੍‌ਸ਼ਟੀਕੋਣ ਤੋ“ ਪਰਖਿਆ ਹੀ ਨਹੀ” ਜਾ ਸਕਦਾ । ਭਾਵੇ ਲ੍ਰਣਾਚਾਰਸਕੀ ਨੇ ਇਹ 
_;ਨੰਵਚਾਰ ਪ੍ਰਸਤਤ ਕੀਤਾ ਹੈ ਕਿ ਹਰ ਇਕ ਲੇਖਕ ਆਪਣੀ ਲਿਖਤ ਵਿਚ ਕਿਸੇ ਨ ਕਿਸੇ ਸ਼ਰੇਣੀ 
ਦ' ਪੱਖ ਪੂਰਦਾ ਹੈ. ਪਰ ਫਿਰ ਵੀ ਉਸ ਨੂੰ ਸੇਕਸਪੀਆਰ ਦੇ ਸਬੈਧ ਵਿਚ ਇਹ ਸਵਿਕਾਰ ਕਰਨ 
ਤੇ ਮਜਬੂਰ ਹੋਣਾ ਪਿਆ ਹੈ ਕਿ ਉਹ ਸ਼ਰੇਣਿਕ ਪੱਖ ਪਾਤ ਤੋਂ ਮੁਕਤ ਹੈ । ਉਹ ਲਿਖਦਾ ਹੈ,'ਨਾਟਕ 
ਕਾਰ ਦੇ ਤੌਰ ਤੇ, ਸ਼ੈਕਸਪੀਅਰ ਸਭ ਤੋ ਵਧ “ਅਵਿਅਕਤ' (006280081 ਲੋਖਕ ਹੈ । ਇਹ 
ਕਹਿਣਾ ਵੀ ਸੰਭਵ ਨਹੀ” ਕਿ ਉਹ ਤਿਸ ਝੁਕਾ ਦੀ ਪ੍ਰਤਿਨਿਧਤਾ ਕਰਦਾ ਹੈ । ਇਸ ਤੋ“ ਵੀ ਵਧ, 
ਉਹ ਆਪਣੀਮਾਂ ਬਹੁਤ ਸਾਰੀਆਂ ਕਿਰਤਾਂ ਵਿਚ ਸਾਰੇ ਪੱਖ ਪਾਤ ਤੋ ਇਤਨਾ ਪਰੇ ਹੈ, ਕਿ ਅਸੀਂ 
ਆਪਣੀ ਇੱਛਾਂ ਵਿਰੁੱਧ ਇਹ ਸਰ ਕਰਨਾ ਸ਼੍ਰੂ ਕਰ ਵਿੰਦੇ ਹਾਂ ਕਿ ਉਨਨੂੰ ਚੇਤੰਨ ਤੌਰ ਤੇ ਅਜਿਹੇ 
ਪੁੱਖ ਪਾਤ ਤੋਂ ਸਖਤ ਨਫਰਤ ਹੈ ।”” 
ਤੱ ਕੋਈ ਵੀ ਸਿਰਜਣਾਤਮਕ ਕਲਾਕਾਰ ਮੁਲਐਕਣ ਦੇ ਇਨ੍ਹਾਂ ਅਸੂਲਾਂ ਦੀ ਹਮ'ਇਤ 
ਨਹੀ ਕਰ ਸਕਦਾ ਕਿਉਕਿ ਅਜਿਹਾ ਸੌੜਾ ਦਿ੍‌ਸ਼ਟੀਕੋਣ ਸਾਹਿਤ ਤੇ ਕਲਾ ਲਈ ਮਾਰੂ 'ਸੱਧ 
ਹੁੰਦਾ ਹੈ। ਰਾਜਿੰਦਰ ਸਿੰਘ ਬੇਦੀ ਨੇ ਇਸ ਸਬੈਧ ਵਿਚ ਵਿਚਾਰ ਪ੍ਰਗਟ ਕਰਦਿਆਂ ਹੋਇਆਂ 
ਲਿਖਿਆ ਹੈ,'ਮੈਨੂੰ ਮਾਰਕਸਵਾਦੀਆਂ ਜਾਂ ਸੋਸ਼ਲਸਟ ਸਮਾਜ ਦੇ ਹਾਮੀਆਂ ਦੀ ਜਿਹੜੀ ਗੱਲ 
ਪਸੈਦ ਨਹੀਂ, ਉਹ ਉਨ੍ਹਾਂ ਦੀ ਵਿਚ`ਰ' ਦੇ ਮੁਆਮਲੇ ਵਿਚ ਰੈਜੀਮੈਨਟੇਸ਼ਨ ਹੈ ।'' ਮਾਰਕਸਵਾਦੀ 
ਮਨੁੱਖੀ ਮਨ ਦੇ ਹਰ ਇਕ ਸੂਖਮ ਜਜ਼ਬੇ ਨੂੰ ਸ਼ਰੇਣਿਕ ਸੰਘਰਸ਼ ਦੀ ਐਨਕ ਵਿਚੋ” ਦੇਖਦੇ ਹਨ ਅਤੇ 
ਉਸ ਨੂੰ ਇਸ ਜਦੋ ਜਿਹਦ ਦੇ ਹਥਿਆਰ ਦੇ ਤੌਰ ਤੇ ਵਰਤਣ ਦਾ ਯਤਨ ਕਨਦੇ ਹਨ । ਜ ਕੋਈ 
ਮਨ ਭਾਵ, ਕੋਈ ਖਿਆਲ ਜਾਂ ਕੋਈ ਜਜ਼ਬਾ, ਰਾਜਨੀਤਕ ਟਿਸ਼ਾਨੇ ਨੂੰ ਨੇਪਰੇ ਚ ੜ੍ਰਣ ਵਿਚ ਸਹਾਫੀ 
? ਨਹੀਂ ਹੁੰਦਾ ਤਾਂ ਉਸ ਨੂੰ ਤੱਜਣ ਤੇ ਬਲ ਦਿੰਦੇ ਹਨ ਤੇ ਜੇ ਕੋਈ ਕਲਾਕਾਰ ਇਨ੍ਹਾਂ ਨੂੰ ਅਪਣੀ ਕਲਾ 
ਦਾ ਵਿਸ਼ਾ ਬਣਾਵ ਤਾ ਮੱਸੇ ਵੱਟ _ਪਾਉਦੇ ਹਨ । ਮਿਸਾਲ ਦੇ ਤੌਰ ਤੇ ਇਸ਼ਕ ਦੇ ਮੁਆਮਲੋਣੂੰ ਲਵੇ । 


__ਸਿਰਜਣਾ 78 


ਇਹ ਇਕ ਅਜਿਹਾ ਜਜ਼ਬਾ ਹੈ ਜਿਹੜਾ ਮਣੱਖੀ ਮਨ ਦੀਆਂ ਡ੍ਰੰ ਘਾਣਾਂ ਤੋਂ ਫੁਟਦਾ ਹੈ । ਪਤ ਤੀਵੀ' 
ਮਰਦ ਦਾ ਪ੍ਰਸਪਰ ਪਿਆਰ ਸੋਸ਼ਲਜ਼ਮ ਦੀ ਸਥਾਪਤੀ ਵਿਚ ਕੌਈ ਮਦਦ ਨਹੀ ਕਰਦਾ, ਇਸ 
ਲਈ ਇਸ ਵਿਸ਼ੇ ਤੇ ਕਲਮ ਚੁੱਤਣਾ ਪਰਵਾਨਗੀ ਦੀ ਨਿਗਾਹ ਨਾਲ ਨਹੀਂ ਦੇਖਿਆ ਜਾਂਦਾਂ । 
ਢੀਨ ਵਿਚ ਪਿਛੇ ਜਿਹੇ ਨੌਜਵਾਨ ਕੁੜੀਆਂ ਮ੍‌ੰਡੁਆਂ ਨੂੰ ਦਸ਼ਕ ਕਰਨੋ ਵਰਜਿਆ ਗਿਆਂ 
ਸੀ । ਈਲੀਆ ਅਹਰਨਬਰਗ ਨੇ ਵੀ ਸ਼ਿਕਾਇਤ ਕਰਦਿਆਂ ਹੋਇਆਂ ਲਿਖਿਆ ਹੈ, “ਕਈ ਸਾਲ 
ਤਕ ਸਾਡੇ ਰਿਸਾਲਿਆਂ ਨੇ ਲਗ ਪਗ ਕੌਈ 'ਸ਼ਕੀਆਂ ਸ਼ਾਇਰੀ ਪ੍ਰਕਾਸ਼ਤ ਨਹੀ" ਕੀਤੀ । ਕੁੜੀਆਂ 
ਮੁੱਡੇ ਜਵਾਨ ਹੋਏ, ਉਨ੍ਹਾਂ 'ਇਸ਼ਕ ਕੀਤਾ, ਦਖ ਝੁੱਲੇ ਅਤੇ ਪ੍ਸੈਨਤਾ ਪ੍ਰਾਪਤ ਕੀਤੀ ਪਰ ਇਸ ਨੂੰ 
ਕਵਿਤਾ ਵਿਚ ਝਲਕਣ ਜਾਂ ਪ੍ਰਗਟ ਹੋਣ ਨ ਦਿੱਤਾ ਗਿਆ...ਕੀ ਕਾਰਨ ਹੈ ਕਿ ਅਫਸਾਨਿਆਂ ਵਿੱਫ 
ਕਦੇ ਪਰੇਮੀਆਂ ਦੇ ਝਗੜੇ, ਟੱਬਰਾਂ ਦੇ ਬਖੇੜੇ, ਬੀਮਾਰੀ ਜਾਂ ਕਿਸੇ ਰਿਸ਼ਤੇਦਾਰ ਦੀ ਮੌਤ ਏਥੋ” _ਤਕ 
ਕਿ ਭੈੜੇ ਮੌਸਮ ਤਕ ਦਾ ਜ਼ਿਕਰ ਨਹੀ” ਮਿਲਦਾ ? 

ਇਤਿਹਾਸਕ ਪਦਾਟਥਵਾਦ ਤੇ ਸ਼ਤੇਣੀ ਸੰਘਰਸ਼ ਦੇ ਸੰਕਲਪ ਅਨਸਾਰ ਮਜ਼ਦੂਰ ਸ਼ਰੇਣੀ` 
ਇਕ ਉਭਰਨ ਵਾਨੀ ਸ਼ਰੇਟ) ਹੈ ਭਵਿੱਖ ਜਿਸਦੇ ਹੱਥ ਵਸ ਹੈ, ਇਸ ਲਈ ਇਸ ਦਾ ਸਾਥ ਦੇਣਾਂ 
ਚਾਹੀਦਾ ਹੈ । ਮਾਉ ਜ਼ੇ ਤੰਗ ਲੇਖਕਾਂ ਦੀ ਅਗਵਾਈ ਲਈ ਅਸੂਲ ਨੀਯਤ ਕਰਦਿਆਂ ਹੋਇਆਂਘ 
ਪੁੱਛਦਾ ਹੈ, ਅਸੀਂ ਲੋਕਾਂ ਨੂੰ, ਜਿਹੜੇ ਇਤਿਹਸ ਤੇ ਮਭਿਯਤਾ ਦੇ ਸਿਰਜਕ ਹਨ, ਕਿਓ” ਨ 
ਵਡਿਆਈਏ ! ਅਸੀਂ ਪ੍ਰੰ ਲਤਾਰੀ ਸ੍ਰੇਣੀ, ਕਮਿਊਟਿਸਟ ਪਤਟੀ, ਨਵੇ ਗਣਰਾਜ ਅਤੇ ਸਮਾਜਵਾਦ 
ਦੇ ਸੋਹਿਲੇ ਕਿਉ ਨ ਗਾਈਏ ?'' ਇਹ ਅਸੂਲ ਰਾਜਨੀਤਕ ਖੇਤਰ ਵਿਚ ਤੇ ਠੀਕ ਹੈ ਪਰ ਸਿਰਜਣਾ 
ਦੇ ਖੇਤਰ ਵਿਚ ਗਲਤ । ਜਿਸ ਤਰ੍ਹਾਂ ਇਤਿਹਾਸ ਦੀ ਗਤੀ ਦੈ ਆਪਣੇ ਅਸੂਲ ਹਨ ਇਸੇ ਤਰ੍ਹਾਂ 
ਸਿਰਜਣਾ ਦੇ ਵਿਕਾਸ ਦੇ ਵੀ ਆਪਣੇ ਅਸੂਲ ਹਨ ਜਿਨ੍ਹਾਂ ਨੂੰ ਅੱਖ ਉਹਲੇ ਕਰਕੇ ਸਿਰਜਕ 


ਲ 


ਆਪਣੀ _ਰਚਨਾ _ਦੀ ਪੱਧਰ ਨੂੰ ਨੀਵਾਂ ਕਰ ਲੈਦਾ ਹੈ । ਉਹੋ _ਕਲ'ਕਾਰ 


ਸਰਵੌਤਮ ਕਲਾ ਨੂੰ ਜਨਮ ਦੇ ਸਕਦਾ ਹੈ ਜੋ ਯਥਾਰਥ ਨਾਲ ਜੂਝਦਾ ਹੈ, _ ਯਥਾਰਥ 
ਜੋ ਬਹੁ ਰੌਗਾ ਤੇ ਗ੍ਰੰਝਲਦਾਰ ਹੈ ਅਤੇ ਖਾਨਿਆਂ ਵਿਚ ਵੰਡਿਆ ਨਹੀਂ ਜਾ ਸਠਦਾ । ਜੇ ਇਸ 
ਨੂੰ ਬਹੁਤਾ ਸਰਲ ਬਣਾ ਕੇ ਪੇਸ਼ ਕਰੀਏ ਤਾਂ ਇਸ ਵਿਚੋ" ਜੀਵਨ ਦੀ ਧੜਕਣ ਮੁਕ ਜਾਂਦੀ ਹੈ । ਉਚ 
ਪੁੱਧਰ ਦਾ ਕਲਾਕਾਰ ਵਿਚਾਰਾਂ ਦਾ ਗੁਲਾਮ ਬਨਣ ਦੀ ਥਾਂ ਆਪਣੇ ਪਾਤਰਾਂ ਮਗਰ ਲਗਦ' ਹੈ, ਉਨ੍ਹਾਂ 
`ਦੇ ਜੀਵਨ ਦਾ ਡੂੰਘਾ ਅਧਿਅਨ ਕਰਦਾਂ ਹੈ। ਜਿਹੜਾ ਗਲਪ ਲੇਖਕ ਮਨਖ ਵਿਚ ਸ਼ਰਧਾ ਨਹੀ ਰਖਾਂ 
ਉਸ ਦੀ ਚਾਲ ਢਾਲ,ਉਜ ਦੀ ਮਨੋਵਿਰਤੀ ਨੂੰ ਸਮਝਣ ਦੀ ਥਾਂ ਵਿਚਾਰਾਂ ਨੂੰ ਆਪਣਾ ਪਥ ਪ੍ਰਦਰਸ਼ਕ 
ਬਣਾਓ'ਦਾ ਹੈ, ਉਹ ਆਪਣੀ ਰਚਨਾਂ ਵਿਚ ਜਾਨ ਪਾਉਣੋ' ਅਸਮਹਥ ਰਹਿੰਦਾ ਹੈ । ਮਾਰਕਸਵਾਦੀ 
ਗਲਪਕਾਰਾਂ ਦੇ ਮਨਾਂ ਵਿਚ ਪ'ਹਲਾਂ ਹੀ ਹਰ ਪਾਤਰ ਦੇ ਕਿਰਦਾਰ ਦਾ ਨਹਸ਼' ਬਣਿਆਂ ਹੋਇਆ ਹ੍ਰੰਦਾ 
ਸ ਇਸ ਲਈ ਉਹ,ਆਪਣੇ ਪਾਤਰਾਂ ਦੇ ਜਾਂ ਵਨ ਤੇ ਉਸ ਵਿਚ ਟਿਰੈਤਰ ਰਮ ਰਹੇ ਦਵੈਦ ਦਾ ਅਧਐਨ 
ਨਹੀ ਕਰਦੇ । ਉਹ ਆਪਣੇ ਪਾਤਰ, ਆਪਣੇ ਜੀਵਨ ਫਲਸਫੇ ਅਨਕ੍ਰਲ ਉਸਾਰਦੇ ਹਨ, ।੬-. 
>ਈ ਉਨ੍ਹਾਂ ਦੇ ਪਾਤਰ ਨਿਰਜਿੰਦ ਜਾਪਦੇ ਹਨ । ਜੀਵਨ ਵਿਚ ਕਦੇ ਸਮੁੱਚੇ ਗੁਣ ਭਰਪੂਰ 
ਔਗਣ ਭਰਪੂਰ ਪਾਤਰ ਨ੮)' ਮਿਲਦੇ । ਪਰ ਵਿਚਾਨਾਂ ਦੇ ਪਿਛੇ ਲੱਗਣ ਵਾਲੇ ਲੇਖਕ ਆਪਣੀ , 
ਰਚਨਾਵਾਂ ਵਿਚ ਪਾਤਰ' ਨੂੰ ਟਿਵੇ' ਹਾਂ ਪੇਸ ਗਰਦੇ ਹਨ ਕਿਉ'ਕਿ ਨਹੀ” ਤਾਂ ਉਹ ਫਲਸਫਾ ਪੂਰਨ” 
ਸਿੱਧ ਨਹੀਂ ਹੁੰਢਾ ਜਿਸ ਦੇ ਕਿ ਉਹ ਅਨ੍ਹਆਈ ਹਨ । ਪਰ ਇਸ ਪ੍ਰੰਕਆ ਵਿਚ ਸ'ਹਿਤਕ ਰਚਨਾ ਦਮ | 


ਸਿਰਜਣਾ ਹ 14 


ਤੋੜ ਜਾਂਦੀ ਹੈ “ ਇਸ £ਬੋਧ ਵਿਚ ਈਲੀਆ ਅਹ”ਨਝਟਰ (ਲਿਖਦਾ ਹੈ ''ਫਟਜ਼ ਕਤੋ ਕਿ ਇਕ ਲੇਖ੩ 
ਕਿਸੇ ਅਦਿਹੇ ਅਨ੍ਹਠੇ ਮਨਖ ਦਾ ਚਿਤਰ ਪੇਸ਼ ਕ ਦ ਹੈ ਜਿਸ ਵਿਚ ਕੌਈ ਵੀ ਕਮਜ਼ੋਰੀ ਜਾਂ ਦੋਸ਼ 
ਨ₹।ਅਤੇ ਉਸਦੇ ਨਾਲ ਇਕ ਵਿਹਨੜ ਜਾਂ ਲੁਟੇਤੇ ਨੂੰ ਜਿਸ ਨੂੰ ਅਸਲੀ ਮਨੁਖੀ ਲੱਛਣ ਪਰਦ'ਨ ਕੀਤੇ 
ਹੋਣ, ਪ੍ਰਸਤੁਤ ਕਰਦਾ ਹੈ ਤਾਂ ਕੀ ਕੁੰਡਾ ਪਾਤਰ ਜੋ ਹੱਡ ਮਾਸ ਦਾ ਵਿਅਕਤੀ ਹੈ ਆਦਰਸ਼ਕ 
ਪਾਤਰ ਨੂੰ ਪਛਾਂਹ ਨਹੀ" ਧਕੇਲ ਦੇਵੇਗਾ ਜਿਹੜਾ ਇਕੋ ਜ਼ਾਵੀਏ ਤੇ' ਦਿਖਾਇਆ ਗਿਆ ਹੈ । 
ਜਿਸਦਾ ਚਿਹਰਾ ਤਾਂ ਪਰਜਵਲਤ ਹੈ ਪਰ ਆਕਾਰ ਕੋਈ ਪ੍ਛਾਵਾਂ ਨਹੀਂ ਪਾਉ'ਦਾ ੯ 
ਸਾਡੇ ਪੰਜਾਬੀ ਦੇ ਬਹੁਤ ਸਾਰੇ ਚੰਗੇ ਲੋਖਕ ਵੀ ਦਿਸੇ ਗਲਤੀ ਦ' ਸ਼ਿਕਾਰ ਹੋਏ ਹਨ । 
ਮਿਸਲ ਵਜੋ ਜਸਵੰਤ ਸਿੰਘ ਠੇ ਵਲ ਵਿਚ ਇਕ ਚੰਗਾ ਨਾਵਲਕਾਰ ਬਨਣ ਦੀਆਂ ਸੈਭਾਵਨ'ਵਾਂ 
ਸਨ, ਪਰ ਉਹ ਆਲੋਚਕਾਂ ਵਲੋ” ਉਸ ਦ। ਕਲ ਤੇ ਲਾਈਆਂ ਗਈਆਂ ਉਮੀਦਾਂ ਨੂੰ ਸਾਕਾਰ 
ਨਹੀ ਕਰ ਸਕਿਆਂ । ਕਿਉ”ਕਿ ਉਹ ਆਪਣੇ ਪਾਤਤਾਂ ਦੀ ਚੋਣ ਜੀਵਨ ਕਿੱਚਾਂ ਨਹੀ' ਕਰਦਾ । 
ਉਨ' ਦਾ ਖਾਕਾ ਪਹਿਲਾਂ ਹੀ ਸ਼ਰੇਣੀ ਘੋਲ ਦੇ ਆਧਾਰ ਤੇ ਉਸਦੇ ਦਿਮਾਗ [ਵਚ ਬਣਿਆਂ ਹੋਇਆ ਹੁੰਦਾ 
ਹੈ। ਉਹ ਆਪਣੇ ਪਾਤਟਾਂ ਨੂੰ 'ਦਸ ਦਨਸ਼ਣ ਦੇ ਆਧਾਟਤੇ ਚਿਤਰਦਾ ਹੈ ਜਿਸ ਕਹਕੈ ਉਸਦੇ ਪਾਤਰ 
ਜੀਉ'ਦੇ ਜਾਗਦੇ ਮਨੁੱਖ ਨਹੀ' ਲਗਦੇ । ਉਨ੍ਹਾਂ ਦੇ ਜਿਉ'ਦੇ ਹੋਣ ਦਾ ਭਦੇ ਕਦੇ ਝ'ਉਲਾ ਜਿਹ' ਹੀ 
ਪੈਦਾ ਹੈ। 'ਇਹੋ ਗਲ ਪ੍ਰੰ: ਸੁਜਾਨ ਸਿੰਘ ਦੀਆਂ ਕਹਾਣੀਆਂ ਦੀ ਹੈ। 'ਨ ਕਾਂ ਦੇ ਦੇਵਤੇ' ਦੀ 
ਭੂਮਿਕ' ਵਿੱਚ ਉਨ੍ਹਾਂ ਆਪ ਸਵਿਕਾਰ ਕੀਤਾ ਹੈ ਕਿ ਉਨ੍ਹਾਂ ਦੀਆਂ ਕਣੀਆਂ ਵਿਚ ਪਹਿਲਾਂ ਨਾਲੋ' 
ਰੂਪਕ ਤੇ ਤਕਨੀਕੀ ਖੂਬੀ ਘਟ ਗਈ ਹੈ, ਕਿਉ ਤਿ ਉਹ ਕਲਾਕਾਰ ਨਾਲੋ ਪ੍ਰਚਾਰਕ ਕਰ ਉਣ' 
ਵਧੇਰੇ ਪਸੈਦ ਕਰਦੇ ਹਨ । ਪਰ ਖੁਸ਼ ਕਿਸਮਤ ਦੀ ਗੁੱਤ ਟਿਹ ਹੈ ਕਿ ਕੁਝ ਚੇਤੰਨ ਪ੍ਰਮੱਖ ਲੇਖਕ 
ਨੇ ਧੋਜ'ਬ! ਸਾਹਿਤ ਦੇ ਇਸ ਰੋਗ ਨੂੰ ਪਛਾਣਿਆ ਹੈ ਅਤੇ (:ਸ ਦਾ ਦਾਰੂ ਦਟਮਲ ਲੱਭਣ ਦ 
ਯਤਨ ਵੀ ਕੀਤਾ ਹੈ । ਉਨ੍ਹਾਂ ਦਾ ਇਹ ਇਹਸਾਸ ਹੀ ਪੰਕਾਬੀ ਸਾਹਿਤ ਦੀ ਤਰੱਦੀ ਦੀ ਜ਼ਮਾਨ 
ਹੈ । ਕੁਲਵੈਤ ਜਿੰਘ ਵਿਟਕ ਨੇ ਆਪਣੇ ਲੋਖ, ''ਮੈਂ ਚੈਗੀਆਂ ਕਹਾਣੀਆਂ ਕਿਉ” ਨਹੀ” ਲਿਖੀਆਂ' 
ਵਿਚ ਆਪਣੇ ਵਿਚਾਰ ਪ੍ਗਟ ਕਠਤਤਆਂ ਹੋਇਆਂ (ਲਖਿਆ ਹੈ, ''ਪਜਾਬੀ ਸ ਹਿਤ ਪਿਛਲੇ ਬਹੁ: 
ਸਾਲ ਖਿਆਲ ਪਿੱਛੇ ਭੱਦਣ ਵਲ ਉਲਾਰ ਰਿਹਾ ਹੈ । ਮੈਂ ਇਸ ਉਲਾਰ ਦਾ ਸ਼ਿਕਾਰ ਰਿਹਾਂ ਹਾਂ 
ਖਿਆਲ ਸਹਿਤ ਦਾ ਮੁਖ ਤੱਤ ਹੈ । ਪਰ ਇਸਦੇ ਨਾਲ ਕਝ ਹੋਰ ਵੀ ਹ੍ਰੈਦਾ ਹੈ ਜਿਹੜ 
ਇਦਟੀਆਂ ਨੂੰ ਸੁਆਦ ਦਿੰਦਾ ਹੈ। ਚਿਤਰ ਕਲਾ ਵਿਚ ਉਦ'ਹਰਨ ਵਜੋਂ, ਇਹ ਹੋਰ” ਸਾਹਿ 
ਨਾਲੋਂ ਬਹੁਤ ਹੁੰਦਾ ਹੈ, ਪਤ ਸਾਹਿਤ (ਵਚ ਵੀ ਹੋਣਾ ਚਾਹੀਦਾ ਹੈ । ਗੱਲ ਜ਼ਰਾ ਹੋਰ ਸਾਫ ਤਰ 
ਲਈ ਕਿਹਾ ਜਾ ਸਕਦਾ ਹੈ ਕਿ ਸਾਡਾ ਪਿਛਲੇ ਵੀਹ ਸਾਲ ਦਾ ਸਹਤ ਦਰਸ਼ਣ ਦੇ ਵਧ 
ਨੜੇ ਰਿਹਾ ਹੈ, ਤੇ ਚਿਤਰ ਕਲਾ ਦੇ ਘਟ ।'' 
੫ਰ ਇਹ ਸੰਭਟ ਪੰਜ ਬੀ ਸਹਿਤ ਤਕ ਟੀ ਸੀਮਤ ਨਹੀ” । ਸਾਰੇ ਮੈਸਾਰ ਵਿਚ ਪੁਗਤਿਵ 
ਲਹਿਰ ਸੈਤਟ ਦਾ ਸ਼ਿਕਾਰ ਹੈ । ਪਿ: ਸੰਤ ਸਿੰਘ ਮੈਖੋ' ਨੇ ਇਸ ਹਕੀਕਤ ਨੂੰ ਆਪਣੇ ਲੋਖ 'ਸੇ-ਿ 
ਦਾ ਸੈਕਟ' ਵਿਚ ਸਵਿਕਾਂਹ ਕੀਤ' ਹੈ । ਪਰ (ਕਰੈ”ਕਿ ਉ3 ਆਪਣੇ ਰੂੜ੍ਹੀਵਦੀ ਵਿਚ ਟਾਂ 
ਤਿਆਗ ਨ₹1' ਸਕੇ, ਇਸ ਲਈ ਉਹ ਇਸ ਸੌਕਟ ਦਾ ਸਟੀ ਵਿਸ਼ਲੋਸ਼ਣ ਕਰਨੇ” ਅਸਮਰਥ ੮ 
ਹਨ । ਉਹ ਇਖਦੇ ਹਨ, 
“ਏਸ਼ੀਆਈ ਦੇਸ਼ਾਂ ਤੇ ਅਫਰੰਕਾ ਤੇ ਅਟਬ ਤੇ ਤ੍ਰੜ ਲ'ਤ)ਨ। ਅਮਰੀਕੀ ਦੇਸਾਂ ਕਿ 


ਸਿਰਜਣਾ ੩ 


ਵੀ ਸੋਵੀਅਤ ਦੇਸ਼ ਵਿਚ ਸਮਾਜਵਾਦ ਦੀ ਚੜ੍ਹਤ ਨਾਲ ਸਾਮਰਾਜ ਵਿਰੋਂਧੀ ਲੌਕ ਲਾੱਹਰਾਂ ਨੂੰ ਨਵੀਂ 
ਸ਼ਕਤੀ ਦਾ ਅਨ੍ਭਵ ਹੋਣ ਲਗਾ, ਤੇ ਲੈਨਿਨ ਦੇ ਕਥਨ ਅਨੁਸਾਰ ਸੋਵੀਅਤ ਸੰਘ ਦੇ ਸਮਾਜਵਾਦ 
ਦੀ ਸ਼ਕਤੀ. ਪੱਛਮੀ ਦੇਸ਼ਾਂ ਦੀ ਕਿਰਤ ਸ਼ਤੇਣੀ ਦੀ ਪੂੰ ਜੀਵਾਦ-ਵਿਰੋਂਧੀ ਸ਼ਕਤੀ. ਤੇ ਏਸ਼ੀਆਈ ਦੋਸ਼ਾਂ 
ਤੈ ਹੋਰ ਉਪਵਸਤੀਆਂ ਵਿਚਲੀਆਂ ਸਾਮਰਾਜ ਵਿਰੋਧੀ ਲੌਕ ਸ਼ਕਤੀਆਂ ਵਿਚ ਇਕ ਬਲਵਾਨ ਤਾਲ 
ਮੋਲ ਪਦਾ ਹੋ ਗਿਆਂ । ਚੀਨ ਵਿਚ ਚਿਆਂਗ ਕਾਈ ਸ਼ੈਕ ਨੇ ਸਮ ਜਵਾਦੀ ਲਹਿਰ ਨੂੰ ਦਗਾ ਦੇ ਕੇ 
ਇਸ ਉੱਤੇ ਘੋਰ ਪਰੀਖਿਆ ਦਾ ਸਮਾਂ ਵਰਤ' ਦਿੱਤਾ ਪਤ ਇਹ ਲ'ਹਰ ਦੱਬਣ ਦੀ ਥਾਉ” ' 
ਮਾਰਚ” ਜੇਹੇ ਪਰਾਕਰਮਾਂ ਜੌਗੀ ਸਿਧ ਹੋਈ । ਸੋ ਇਸ ਸਮੇ' 444੮੬ ਸਹਿਤ ਨੇ ਉਹ ਜੱ 
ਛੁਹੀਆਂ ਜੋ ਵੀਹਵੀ ਸਦੀ ਦੇ ਸਹਿਤ ਲਈ ਅਤੀ ਮਾਣ ਯੋਗ ਹਨ ।” 

ਇਹ ਤਾਂ ਹਨ ਸੇਖੋ' ਸਾਹਿਬ ਦੇ ਵਿਚਾਰ ਜਿਨ੍ਹਾਂ ਅਨੁਸਾਰ ਪ੍ਰਗਤਿਵਾਦੀ ਸਾਹਿਤ 
ਦੀ ਚੜ੍ਹਤ ਹੋਈ । ਹੁਣ ਉਨ੍ਹਾਂ ਦੇ ਵਿਦਾਰ ਇਸ ਦੀ ਭਾਂਜ ਬਾਰੇ ਸੁਣੋ : 

ਪਰ ਜਦੋ" 1945 ਵਿਚ ਵਿਸ਼ਵ ਯੁਧ ਵਿਚ ਫਾਸ਼ੀ ਤੇ ਨਾਜ਼ੀ ਸ਼ ਤੀਆਂ ਦੀ ਹਾਰ, 
ਪੂਰਬ) ਯੂਟਪ ਵਿਚ ਲੋਕਾਂ ਦੇ ਸੋਵੀਅਤ ਸੈਨਾ ਦੀ ਸਹਾਇਤਾ ਨਾਲ ਭੂਪਵਾਂਦੀ ਜੂਆ ਲਾਹ ਸੁੱਟਣ, 
1947 ਵਿਚ ਭਾਰਤ ਦੀ ਸਤੰਤਰਤਾ ਤੇ 1948 ਵਿਚ ਚੀਨ ਦੀ ਕਰਾਂ_1 ਦੀ ਸਫਲਤਾ ਨਾਲ 
ਸਾਮਰਾਜ ਨੂੰ ਸਾਰੇ ਜਗਤ ਵਿਚ ਢ'ਹ ਲਗ ਗਈ, ਤਾਂ ਇਸ ਪਤਕਾਰ ਪ੍ਰਗ'ਤਵਾਦੀ ਸਾਹਿਤ ਵੀ 
ਇਕ ਸਿਧਿਆ ਸਹਿ ਅਿਓ ਬਣਨ ਲਗ 'ਪਆ । ਇਹ ਸਥਿਤੀ ਪ੍ਰਗਤਿਵਾਦੀ ਸਾਹਿਤ ਉਤੇ 
ਹੁਣ ਤਰ ਭਾਰੂ ਹੈ । “ 

ਇਸ ਤੋਂ ਪਹਿਲਾਂ ਵੀ ਸੇਖੋਂ ਸਾਹਿਬ ਪ੍ਰਗਤਤਿਵਾਦੀ ਸਾਹਿਤ ਦੇ ਸੈਕਟ ਦਾ ਵਿਸ਼ਲੇਸ਼ਨ 
ਕਰ ਚੁਕੇ ਹਨ । ਉਦੋਂ' ਉਨ੍ਹਾਂ ਦਾ ਖਿਆਲ ਸੀ, ''ਕੂਸ ਵਿਚ ਵੀ ਐਟਮ ਬੰਕ ਬਣ ਜਾਣ ਨਾਲ 
ਦੋਵੇ ਪਲੜੇ ਬਰ'ਬਰ ਹੋ ਗਏ । ਇਸ ਕਾਰਨ ਐਟਮ ਬੰਬ ਚਲਾਏ ਜਾਣ ਦ' ਖਤਰਾ ਘਟ ਗਿਆ 
ਤੇ ਸੰਸਾਰ ਸ਼ਾਂਤੀ ਲਹਿਰ ਦਾ! ਜ਼ੋਰ ਮੱਧ ਪੈ ਗਿਆ । ਉਧਰ ਦੇਸ਼ ਵਿਚ ਜਾਗੀਰਦਾਰੀ ਦਾ ਜ਼ੋਰ ਵੀ 
ਘੱਟ 'ਗਿਆ ਤੇ ਪੈਜ ਵਰਸ਼ੀ ਯੋਜਨਾ ਦੇ ਚਲ ਪੈਣ ਨਾਲ ਪੂੰਜੀਵਾਦ, ਐਦਟਲੇ ਤੇ ਬਾਹਰਲੇ, 
ਦੋਹਾਂ ਦੇ ਜੋਰ ਪਕੜ ਜਾਣ ਦੀ ਚਿੰਤਾ ਵੀ ਘਟ ਗਈ । ਅਤੇ ਇਜ ਲਈ _ਇਸ ਤਰ੍ਹਾਂ ਨਾਲ 
ਪ੍ਰਗਤਿਵਾਦੀ ਝੂਕ'ਓ ਨੂੰ ਸੁਭਾਵਕ ਹੀ ਮੱ ਕਰ ਦਿੱਤਾ ।'” ਇਸ ਤੋਂ' ਅੱਗ ਚਲਕੇ ਪ੍ਰਿੰ. ਸੇਖ“ 
ਨੈ ਦੋ ਹੋਰ ਕਾਰਨ ਦੱਸੇ ਸਨ,'ਇਕ ਤੇ ਭਾਰਤੀ ਜਨਤਾ ਦਾ ਵੱਡਾ ਭਾਗ ਵਰਤਮਾਨ ਰਾਜਸੀ ਪ੍ਰਬੰਧ 
ਨਾਲ ਸੰਤੁਸ਼ਟ ਹੈ ਜਾਂ ਘੱਟੋ ਘਟ ਇਸ ਨੂੰ ਕੁਝ ਚਿਰ ਲਈ ਪਰਖਣ ਲਈ ਤਿਆਰ ਹੈ ਤੇ ਦੂਜਾ 
ਕਾਰਨ ਹੈ, ਸੰਸਾਰ ਸਮਾਜਵਾਦ ਦੇ ਆਗੂ ਦੇਸ਼ ਸੋਵੀਅਤ ਰੂਸ ਦਾ ਭਾਰਤੀ ਰਾਜ ਪ੍ਰਕੌਧ ਨਾਲ 
ਮਿੱਤਰਤਾ ਭ/ਰਆ ਵਤੀਰਾ ,”” 


ਸਪਸ਼ਟ ਹੈ ਕਿ ਪ੍ਰਿੰ: ਸੇਖੋਂ ਦੇ ਦੋਨਾਂ ਵਿਸ਼ਲੇਸ਼ਨਾਂ ਵਿਚ ਬਹੁਤ ਔਤਰ ਹੈ । ਅਜੇ ਤਕ 
ਮਾਰਕਸਵਾਦੀ ਆਲੋਚਕ ਦਸ ਗੱਲ ਤੇ ਸਟਿਮਤ ਨਹੀਂ” ਹੋ ਸਕ ਕਿ ਪ੍ਰਰਤਿਵਾਦੀ ਸਾਹਿਤ ਨੇ ਿਨ੍ਹਾਂ 
ਕਾਰਨਾਂ ਕਰਕੇ ਭਾਂਜ ਖਧੀ ਹੈ ? ਹਰ ਇਕ ਨੇ ਵਖੋ ਵੱਖ ਕਾਰਨ ਦੁੱੜੇ ਹਨ । ਮਿਸਾਲ ਦੇ ਤੌਰ 
ਤੇ ਸੇਖ ਸਾਹਿਥ ਦੇ ਸੱਜਰੇ ਵਿਸ਼ਤੇਸ਼ਨ ਅਨੁਸਾਰ ਅਗਾਂਹ ਵਧੂ ਸਾਹਿਤ ਮਾਨਯੋਗ ਪ੍ਰਾਪਤੀ ਉਚ” 
ਕਰਦਾ ਹੈ ਜਦੋ“ ਸਮਾਜਵਾਦ ਲਈ ਘੋਰ ਮੈਘਰਸ਼ ਚਲ ਫਿਹਾ ਹੋਵੇ । ਹੁਣ ਅਗਾਹ ਵਧੂ ਸਾਹਿਤ 


76 ਸਿਰਜਣਾ 


ਇਸ ਕਰਕੇ ਢਹਿੰਦੀ ਕਲਾ ਵਿਚ ਜਾ ਰਿਹਾ ਹੈ ਠਿਉ'ਕਿ ਸਮਾਜਵਾਦ ਦੀਆਂ ਵਿਰੋਧੀ ਸ਼ਤਤੀਆਂ 
ਕਮਜ਼ੋਰ ਪੈ ਗਈਆਂ ਹਨ । ਪਰ ਉਹ ਆਪ ਇਸ ਵਿਸ਼ਲੇਸ਼ਨ ਨੂੰ ਗਲਤ ਸਿਧ ਕਰਦੇ ਹਨ ਜਢ 
ਉਹ ਕਹਿੰਦੇ ਹਨ ਕਿ ਹੁਨ ਸਮਾਜਵਾਦੀ ਸ਼ਕਤੀਆਂ ਨੂੰ ਅਮਰੀਕ ਜਿਹੀ ਵਿਰੋਧੀ ਬਲਵਾਨ 
ਸ਼ਕਤੀ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ ਇਸ ਲਈ ਅਗਾਂਹ ਵਧੂ ਸਾਹਿਤ ਸੈਕਣ ਦਾ ਸ਼ਿਕਾਰ 
ਹੈ ਗਿਆ ਹੈ ' ਉਹ ਲਿਖਦੇ ਹਨ : 

“ਸਮਾਜਵਾਦੀ ਦੇਸਾਂ ਵਿਚ ਸਮਾਜਵਾਦੀ ਯਥਾਰਥਵਾਦੀ ਸਾਹਿੱਤ ਦੇ ਅੱਗੇ ਵੀ ਇਹ 
ਪ੍ਰਸ਼ਨ ਉੱਠਆ ਹੋਇਆ ਹੈ । ਇਹਨਾਂ ਸਾਹਿਤਾ ਵਿਚ ਪੁਰਾਣਾ ਪ੍ਤਿਪੁੱਖ, ਪੁਰਾਣੀ ਭੱਤ ਦਾ 
ਸਾਮਰਾਜ ਤੇ ਪੁਰ'ਣੀ ਭਾਂਤ ਦ' ਪੂੰਜੀਵਾਦ ਤੇ ਇਹਨਾਂ ਦੀਆਂ ਉਭਾਰੀਆਂ ਕਰੁਚੀਆਂ, ਕਮਜ਼ੋਰ 
ਹੋ ਗਈਆਂ ਹਨ । ਹੁਣ ਸਮਾਜਵਾਦ ਵਿਰੋਧ ਇਕ ਹੋਰ ਨਵਲੇ ਰੂਪ ਦੀ ਸ਼ਤਤੀ, ਜੋ ਬਹੁਤ 
ਬਲਵਾਨ ਸ਼ਕਤੀ ਹੈ, ਕਰ ਰਹ ਹੈ। ਟਿਸ ਸ਼ਕਤੀ ਦੇ ਮੁਤਾਬਲੇ ਵਿਚ !ਵਚ ਪਛਮੀ ਦੇਸ਼ਾਂ 
ਤੇ ਏਸ਼ੀਆ, ਅਫਤੀਕ! ਤੇ ਲਤ ) ਅਮਰੀਕਾ ਦੇ ਬਹਤ ਦੇਸ਼ਾ ਵਿਰ ਇਕ ਤਰ੍ਹਾਂ ਨਾਲ ਇਕ 
ਪਰਗਾਰ ਦਾ ਸਹਿਮ ਛਾ ਗਿਆ ਹੈ। ਬਹੁਤਿਆਂ ਵਿਚ ਇਹ ਭਰੋਸਾ ਨਹੀ' ਰਿਹਾ ਕਿ ਨਵੀ' ਲੌਕ 
ਵਿਰੋਧੀ ਸ਼ਕਤੀ, ਅਮਰੀਕੀ ਰਾਜ-ਲੰਘ ਦੀ ਵਿਸ਼ਵ ਵਿਜੈ-ਵਾਦੀ ਸ਼ਤਤੀ, ਨੂੰ ਹਰਾਇਆ ਜਾਂ 
ਸਕਦਾ ਹੈ । ਇਜ ਕਾਰਨ ਅਸਤਿਤਵਾਦ ਵਰਗੀਆਂ ਨਿਜਸ਼ਈ ਰੁਚੀਆਂ ਪ੍ਰਰੇਡ ਹੋਤੀਅ' ਹੋਈਆਂ 
ਹਨ । ਇਥੋ" ਤਕ ਕਿ ਸੋਵੀਅਤ ਸੰਘ ਤੇ ਹੋਰ ਸਮਜਵਾਦੀ ਯੂਰਪੀਨ ਦੇਸ਼ਾ ਵਿਚ ਵੀ ਸਾਹਿੱਤ 
ਉੱਤੇ ਇਕ ਤਰ੍ਹਾਂ ਦਾ ਸੈਕਟ ਵਿਆਪਿਆ ਹੋਇਆ ਹੈ ।” 

ਡਾ: ਗੁਰਚਰਨ ਸਿੰਘ ਨੇ ਸੌਕਟ ਦਾ ਕਾਰਨ ਇ7 ਦਸਿਆ ਹੈ ਕਿ ਅਗਾਂਹ ਵਧੂ 
ਲੇਖਕ ਸਿਧ'ਤਕ ਪੱਖ ਤੋਂ ਸੱਖਣੇ ਹਨ : 

“ਅਗਾਂਹ ਵਧੂ, ਤਰੱਕੀ ਪਸੰਦ ਜਾਂ ਪ੍ਰਗਤੀਜੀਲ ਸਾਹਿਤ ਦ। ਸਿਧਾਂਤਕ ਪੱਖ 
ਸ਼ੁਰੂ ਤੋਂ ਹੀ ਬਹੁਤਾ ਸਪਸ਼ਟ ਨਹੀ” ਕੀਤਾ ਜਾ ਸਕਿਆ ਖਾਸ ਕਰਕੇ ਪੰਜ ਬੀ ਵਿਚ । ਸਿੱਟਾ ਰੂਪ 
ਇਸ ਬੋਲੀ ਦੇ ਅਗਾਂਹ ਵਧੂ ਲੋਖਕਾਂ ਦਾ ਇਹ ਪੱਖ ਕਮਜ਼ੋਤ ਹੀ ਰਿਹਾਂ । ਜਦੋ” ਤਕ ਤਾਂ 
ਅਗਾਂਹ ਵਧੂ ਸਹਿਤ ਧਾਰ' ਨਿਟਵਿਰੋਧ ਵਗਦੀ ਰਹੀ, ਸਾਡੇ ਅਗਾਂਹ ਵਧੂ ਲੇਖਕ ਜਾਂ ਘਟ 
ਘਟ ਇਹਨਾਂ ਵਿਚੋ" ਬਹੁਤ ਸਾਰੇ ਬਣੇ ਹੋਏ ਵਾਤਾਵਰਨ ਦੇ ਅਸਰ ਹੇਠ ਜਾਂ ਰੀਸੋ ਰੀਸੀ ਤਕ- 
ਰੀਬਨ ਤਕਰੀਬਨ ਠੀ੨ ਸੇਧ ਨੂੰ ਅਪਣਾਉ"ਦੇ ਰਹੋ, ਐਪਰ ਇਸ ਵਿਚ ਮਾਮੂਲੀ _ਅਨਿਸਚਤਾ 
ਆਉ''ਦੂਆਂ ਸਾਰ ਇਹਨ' ਦੇ ਪੈਰ [ਥੜਕ ਗਏ ਅਤੇ ਖੂਦ ਕਿਉਕਿ ਨਿਰਨਾ ਕਰਨ ਦੇ 
ਸਮਰੱਥ ਨਹੀ” ਸਨ ਇਸ ਲਈ ਇਹਨਾਂ !ਵਚ ਅਨਿਸਚਤ' ਵਰਤਮਾਨ ਹੋ ਗਈ । ਭਾਵੇ ਇਹਨਾਂ 

_ ਬਹੁਤਿਆਂ ਨੇ ਅਗਾਹ ਵਧੂਪਨ ਵਿਚ ਉਪਭ ਵਕ ਪਰਕਾਰ ਦਾ ਅਤੇ ਕਈ ਹਾਲਤਾਂ ਵਿਚ ਐਵੇ” 
ਨਾਮ ਮਾਂਤਰ ਹੀ ਨਿਸਚ ਦਾ ਵਿਖਵਾ ਜਰੀ ਰੱਖਿਆ ਪਰ ਉਹਨਾਂ ਦ _ਪਟਤੱਖ ਅਮਲਾਂ 
ਤੋਂ ਸਿੱਧ ਹੋ ਰਿਹਾ ਹੈ ਤਿ ਉਹਨਾਂ ਨੂੰ ਅਪਣੀ ਸੇਧ ਦਾ ਮੂਲੋ' ਵਿਜਾਹ ਨਹੀ'। ਨ'ਹੀ 
ਉਹ ਬਦਲੇ ਤੇ ਬਦਲ ਰਹੇ ਹਾਲਤ ਵਿਚ ਸਹੀ ਸੋਧ ਨੂੰ ਪਕੜਨ ਦੇ ਸਮਰੱਥ : ਜਪਦੇ 
ਹਨ ।”” 

ਪਰ ਅਸੀ" ਦੇਖ ਚੁਕੇ ਹਾਂ ਕਿ ਇਹ ਸੈਕਟ ਪੰਜਾਬੀ ਅਰਾਂਹ ਵਧੂ ਸਾਹਿਤ ਤਕ 
ਹੀ ਸੀਮਤ ਨਹੀ" । ਪ੍ਰਿੰ ਸੇਖ ਅਨ੍ਹਸਾਰ ਸੋਵੀਅਡ ਸੰਘ ਤੇ ਹੋਰ ਸਮਾਜਵ'ਦੀ ਯੂਟਪੀਨ ਦੇਸਾਂ 


`` ਸਿਰਜਣਾ `ਚ 


ਵਿਚ ਵੀ ਸਾਹਿਤ ਉਤੇ ਇਸ ਤਰ੍ਹਾਂ ਦਾ ਸੈਕਟ ਵਿਆਪਿਆ ਹੋਇਆ ਹੈ । ਜੇ ਇਕ ਮਿੰਟ ਲਈ 
ਡਾ ਗੁਰਚਨ ਸਿੰਘ ਨਾਲ ਸਹਿਮਤ ਹੋ ਵੀ ਜੱਇਏ ਕਿ ਪੰਜ'ਈੀ ਅਗਾਂਹ ਵਧੂ ਸਹਤ ਵਿਚ 
ਢਹਿੰਦੀ ਕਲਾ ਇਸ ਕਰਕੇ ਉਤਪੰਨ ਹੋਈ ਕਿ ਪੰਜਬੀ ਲੇਖਕ ਸਿਧਾਂਤਕ ਪੱਖ ਤੋ” ਊਣੈ ਜਨ, 
ਪਰ ਸਮ ਜਵਾਦੀ ਦੇਸਾਂ ਤੇ ਸੋਵੀਅਤ ਯੂਨੀਅਨ ਵਿਚ ਇਹ ਸੰਕਟ ਕਿਵੇਂ ਆਇਆ- 
ਉਥੋਂ ਦੇ ਲੇਖਕਾਂ ਦਾ ਸਿਧ'ਤਕ ਪੁੱਖ ਤਾਂ ਕਮਜ਼ੋਰ ਨਹੀ ਸੀ, ਉਥੇ ਤਾਂ ਸਿਧਾਂਤਕ ਪੱਖ ਨੂੰ 
ਸਹੀ ਤੋਰ ਤੇ ਸਪਸ਼ਟ ਕਰਨ ਵਾਲੇ ਸਿਧਾਂਤਕਾਰ ਮੌਜੂਦ ਹਨ । 

ਪੰ: ਅਤਰ ਸਿੰਘ ਦੇ ਵਿਸ਼ਲੇਸ਼ਣ ਤੋ“ ਜ'ਣੂ ਹੋਣ' ਵੀ ਦਿਲਚਸਪੀ ਤੋ” ਖਾਲੀ ਨਹੀ' 
ਹੋਵੇਗਾ । ਉਹ ਲਿਖਦੇ ਹਨ : 

'1947 ਤੋਂ' ਪਿਛੋ ਨਿਰੋਲ ਕਿਰਸਾਨੀ, ਕਿਰਤੀ ਅਤੇ ਅਜੋਕੇ ਅਰਥਾਂ ਵਿਚ 
ਅਨਪੜ ਪਿਛੋਕੜ ਦੇ ਲੇਖਕ ਸਾਹਮਣ ਅਏ। ਜਿਹਨਾਂ ਨੂੰ ਨਾ ਘਰੇਰੀ ਵਾਤਾਵਰਨ ਤਾ 
ਨਾ ਹੀ ਆਪਣੇ ਭਾਈਦਾਰਕ ਇਿਛੋ੨ੜ ਤੋਂ” ਕਿਸੇ ਸਾਹਿਤ ਪਰੰਪਰਾ ਦੀ ਜਾਗ ਲਗੀ ਹੋਈ 
ਸੀ। ਕਈ ਹਾਲਤਾਂ ਵਿਚ ਤਾਂ ਇਹ ਲੇਖਕ ਆਪਣੇ ਘਰਾਂ ਵਿਚੋ ਪਹਿਲੀ ਵੇਰ ਸਕੂਲ ਚੜ੍ਹ 
ਵਿਅਕਤੀ ਸਨ । ਇਹਨਾਂ ਲੇਖਕਾਂ ਕੋਲ ਕੁਝ ਕ!ਹਣ ਦੀ ਕਾਹਲ ਸੀ, ਪਰੈਤ੍ਰ _ਸ'ਹਿਤ 
ਦੀ ਟੈਤਨੀਕ ਅਤੇ ਪਰੰਪਰਾ ਨਾਲ ਸਾਂਝ ਨਾ ਹੋਣ ਦੇ ਬਰ'ਬਰ ਸੀ । ਜਦੋ" ਤਕ ਤਾਂ ਸਾਹਿਤ 
ਲੌਕਾਂ ਵਾਲੀ ਗੱਲ ਚਲਦੀ ਰਹੀ ਇਹ ਨਵੇ ਲੇਖਕ ਸਮੇ ਦੀ ਛਲ ਤੇ ਸਵਾਰੀ ਕਰਦੇ 
ਦਹੇ । ਪਰ ਜਿਉ” ਜਿਉ” ਸੂਖਮਤਾ ਦੀ ਮੰਗ ਵਧਣ ਲਗੀ ਅਤੇ ਮੁੜਾਬਲ' ਤੇਜ਼ ਹੋਣ 
ਲਗਾ ਇਸ ਨਵੇ ਵਰਜ ਦੇ ਲੇਖਕਾਂ ਲਈ ਕਠਲਾਈਆਂ _ਉਤਪੰਨ ਹੋਣ _ਲਗੀਆਂ । 
ਗੁਟਚ=ਨ ਰਾਮਪੁਰੀ ਹ:) ਪਿੰਘ ਦਿਲਬਤ, ਸੰਤੋਖ ਸਿੰਘ ਈਤ, ਸੁਰਜੀਤ ਰਾਮਪੂਨੀ, ਤੋਤਾ ਸਿੰਘ 
ਚੈਨ ਤੇ ਕਿੰਨੇ ਹੀ ਇਜ ਪੀੜ੍ਹੀ ਦੇ ਨਾਂ ਜਿਹੜੇ ਠਲ ਤਕ ਪੰਜਾਬੀ ਸਾਹਿਤ ਦੇ ਬੜੇ ਜਣ ਪਛ'ਣੇ 
ਨਾਂ ਸਨ, ਪਰ ਅਜ ਬਹੁਣ ਘਟ ਸੁਣਨ ਵਿਚ ਅਉੱ੮ 2ਨ।” 

ਪ੍ਰਿੰ: ਸੇਖੋਂ ਦੇ ਵਿਚਾਰ ਅਨਜਾਰ ਪ੍ਗਤਿਵਾਦੀ ਸ ਹਿਤ ਸੰਕਟ ਦਾ ਇਸ ਲਈ ਸ਼ਿਕਾਰ 
ਹੈ ਤਿਉ'ਕਿ ਹਾਲਾਤ ਮੁਆਫ਼ਕ ਨਹੀਂ : ਸਾਹੀ ਜ਼ਿੰਮੇਵਾਰੀ ਪਦ ਰਬਵਾਦੀ ਹਾਲਾਤ ਵਿਚ ਪ੍ਰੱਤਕੂਲ 
ਤਬਦੀਲੀਆਂ ਦੀ ਹੈ । ਪਰ ਪ੍ਰੋ: ਕਿਸ਼ਨ ਸਿੰਘ ਦੇ ਵਿਚਾਰ ਇਸਦੇ ਬਿਲਕੁਲ ਉਲਟ ਹਨ । ਉਰ 
ਲਿਖਦੇ ਹਨ-- 


“ਹਾਲ'ਤ ਤਾਂ ਸ ਹਿਤ ਦੇ 10081558066 ਵਾਜਤ 'ਤਿਮਾਰ ਹਨ. ਪਰ ਹਾਲ'ਤ 
ਇਕੱਲੇ ਠ) ਕਰਨ ਜੋ ਕੋਈ ਹਾਲਾਤ ਦਾ ਹਾਣੀ ਨਾ ਹੋਵੇ, 8੫0]ਟ60₹੦ €1610006 ਤਿਆਰ 
ਨਾ ਹੋਵੇ । ਹਾਲ'ਤ ਮੈਗ ਕਰਦ ਹੋਣ, ਸਮਾਜ ਦੀ ਸਇੰਜ ਦੀ ਸਹ ਇਤਾ ਹੋਵੇ, ਸਾਹੀ 
ਸਾਹਿਤਤਾਰੀ ਕੌਲੋ' ਪਾਤ: ਇਕ ਨਾ ਉਸਰੇ । ਪਰ ਕਸੂਰ ਤਾਂ ਕੁਦਰਤ ਦਾ ਹੈ ਜੋ ਪੰਜਾਬ ਦੀਆਂ 
ਖੋਪਰੀਆਂ ਵਿਚ ਦਿਮਾਗ਼ ਦਾ ਲੋਥੜ ੫ਉਣੇ' ਹੀ ਹਟ ਗਈ ਹੈ ।”' 

ਪ੍ਰਿੰ: ਸੈਤ 'ਸੰਘ ਸੇਖੋ' ਤੇ ਪ੍ਰੋ: ਕਿਸ਼ਨ ਸਿੰਘ ਨੇ ਪ੍ਰਗਤਿਵਾਦੀ ਸਾਹਿਤ ਵਿਚੋ” ਸੈਕਟ 
ਦੂਰ ਕਰਨ ਲਈ ਜੋ ਨੁਸਖਾ ਤਜਵੀਜ਼ ਕੀਤਾ ਹੈ ਉਹ ਤਤਰੀਬਨ ਇਕੋ ਹੀ ਹੈਭਵ' ਉਨ੍ਹਾਂ ਨੇ 
ਆਪਣ ਵਿਸ਼ਦੋਸ਼ਨ ਮਨੁਜਾਰ ਕ'ਰਨ ਵੱਖੋ ਵੱਖ ਲੱਭੇ ਹਨ । ਪ੍ਰਿੰ: ਸੇਖ ਦੇ ਵਿਚਾਰ ਅਨੁਮਾਰ, 


18 ਸਿਰਜਣਾ 


ਹੱ] 


ਕੇਵਲ ਸਮਾਜਵਾਦੀ ਯਥਾਰਥਵਾਦ ਵਿਚ ਕ੍ਝ ਸੁਧ'ਹ ਦੀ ਯੋੜ ਹੈ।”' ਪ੍ਰੋ: ਕਿਸ਼ਨ ਸਿੰਘ 
ਲਿਖਦੇ ਹਨ, ''ਗੱਲ ਤਾਂ ਤੁਸੀ ਸਮ.ਜਵ'ਦੀ ਯਥਰਥਵਾਦ ਤੋ“ ਉਰੇ ਦੀ ਕਰਦੇ ਹੀ ਨਹੀਂ”, ਪਰ 
ਛਪੀਆਂ ਕਹਾਣੀਆਂ, ਕਵਿਤਾਵਾਂ ਤੇ ਪੜਚੋਲ ਤੋਂ” ਜ਼ਾਹਰ ਹੈ ਕਿ ਸਮਝ ਲਿਖਣ ਵਾਲਿਆ ਨੂੰ 
ਯਥ ਟਥਵ ਦ ਦੀ ਵੀ ਨਹੀਂ । ਜੇ ਸਮਝ ਹੁੰਦੀ, ਸਮਾਜਵਾਦ ਤਾਂ ਭਾਵ' ਆਉ'ਦਾ ਕਿਨ ਹੀਂ 
ਆਉਦਾ, ਸਾਹਿਤ ਦੀ ਹਾਲਤ ਐਨੀ ਪਤਲੀ ਨਾ ਹੁੰਦੀ ।'” ਦੂਜੇ ਸ਼ਬਦਾਂ ਕਵਚ ਪ੍ਰਿ: ਬੇਖੋਂ ਤਾਂ 
ਸਮਝਦੇ ਹਨ ਕਿ ਸਮਾਜਵਾਦੀ ਯਥਾਰਥਵਾਦੀ ਵਿਧੀ 'ਵਚ ਥੋੜ' ਜਿਹਾ ਫੋਰ ਬਦਲ ਕ3ਨ ਨਾਲ਼ 
ਸੈਕਟ ਟਲ ਜਾਵੇਗਾ ਅਤੇ ਪ੍ਰੋ: ਕਿਸ਼ਨ ਸਿੰਘ ਇਹ ਸਮਝਦੇ ਹਨ ਕਿ ਜੇ ਪੰਜਾਬੀ ਦੇ ਲੇਖਕਾਂ ਨੂ 
ਸਮਾਜਵਾਦੀ ਯਥਾਰਵਵਾਦ ਦੀ ਪੂ.) ਤਰ੍ਹਾਂ ਸਮਝ ਆ ਜਾਵੇ ਤਾਂ ਸੰਕਟ ਕਦੇ ਲਾਗੇ ਨਹੀਂ 
ਢੁਕ ਸਕਦਾ । 

ਇਸ ਤੋਂ ਪਹਿਲਾਂ ਕਿ ਇਸ ' ਸੰਜੀਵਣੀ ਬੂਟੀ” ਤੇ ਵਿਚਾਰ ਕਰੀਏ ਜਿਹ ਤੇ ਸਾਡੇ 
ਆਲੋਚਕਾਂ ਨੇ ਏਨੀਆਂ ਵੱਡੀਆਂ ਉਮੀਦਾਂ ਲਾਈਆਂ ਹਨ, ਇਕ ਹੌਤ ਨੁਕਤੇ ਵਲ 
ਧਿਅਨ ਦੇਣਾ ਜ਼ਰੂਰੀ ਹੈ । ਮਾਰਕਸਵਾਦੀ ਸਿਧਾਂਤ ਅਨੁਸਾਰ ਆਰਥਕ ਸਥਿਤੀ ਨੀ'ਹ ਹੈ ਜਿਸ 
ਤੇ ਸਾਹਿਤ, ਕਲਾ ਆਦਿ ਦਾ ਉਸਾਰ ਖੜਾ ਹੁੰਦਾ ਹੈ । ਨੀਂਹ ਵਿਚੰ" ਹੋਟੀ ਤਬਦੀਨੀ ਉਸਾਰ 
ਵਿਚ ਝਲਕਦੀ ਹੈ । ਇਸੇ ਵਿਸ਼ਲੋਸ਼ਨ ਅਨੁਜਾਰ ਹੀ ਸੇਖੋ' ਸਹਿਤ ਨੇ ਪਦਾਰਥਕ ਜਵਨ ਵਿਚ 
ਉਹ ਸਾਹੀਆਂ ਤਬਦੀਲੀਆਂ ਬੜੇ ਵਿਸਥ'ਰ ਨਾਲ ਗਿੜਵਾਈਮਾਂ ਹ5 ਜਿਨ੍ਹਾਂ ਕਾਰਨ ਸਾਹਿਤ 
ਸੈਕਟ ਦਾ ਸ਼ਿਕਾਰ ਬਣਿਆ' ਹੈ । ਜੇ ਇਹ ਮਭ ਕ੍ਝ ਸਹੀ ਹੈ ਤਾਂ ਕੇਵਲ ਤਕਨੀਤ (ਸਮਾਜਵਾਦੀ 
ਯਥਾਰਥਵਾਦ) ਵਿਚ ਥੋੜੀ ਬਹੁਤ ਤਤਦੀਕੀ ਕਰਨ ਨਾਲ ਸੰਕਟ ਕਿਵੇ' ਟਲ ਸਕਦਾ ਹੈ 1 

ਸਮਾਜਵਾਦੀ ਯਥਾਰਥਵਾਦ ਕੀ ਹੈ ? ਸੋਵੀਮਤ ਲਖਕਾਂ ਦੀ ਪਹਿਲੀ ਕਾਨਫਰੰਸ ।ਵਿਚ 
ਕਾਸ਼ਨ ਦੇ'ਦਿਆਂ, ਜ਼ਦਾਨੋਫ ਨੇ ਸਮਾਜਵਾਦੀ ਯਥ'ਰਥਵਾਦ ਦੀ ਨਿਮਨ ਲਿਖਤ ਪ੍ਰੀਭਾਸ਼ਾ ਕੀਤੀ 
ਸੀ “ ਕਲਾਤ-ਕ ਬਿੰਥਾਂ ਦੀ ਵਾਸਤਵਿਕਤ' ਅਤੇ ਵਿਤਿਹਾਸਕ ਯੋਥਾਰਥਕ ਤਾ ਨੂੰ -ਧਾਂਤਕ ਪ੍ਰ ਵਰਤਨ 
ਤੇ ਕ'ਮਿਆਂ ਨੂੰ ਸਮਾਜਵ'ਦ ਦੇ ਜਜ਼ਕੇ ਦੀ ਸਿੱਖਿਆ ਦੇ ਕਾਰਜ ਨਾਲ ਜ਼ਰੂਰ ਜੋੜਨਾ ਚਾਹੀਦਾ ਹੈ । 
ਇਹ ਵਿਧੀ ਗਲਪ ਅਤੇ ਸ ਹਿਤਕ ਆਲੋਚਨਾ ਦੇ ਖੇਤਰ ਵਿਚ ਊਹ ਹੈ, ਜਿਸ ਨੂੰ ਸਮਾਜਵਾਦੀ 
ਯਥਾਰਥਵਾਦ ਦੀ ਵਿਧੀ ਆਖਦੇ ਹਾਂ ।'' 

ਸਪਸ਼ਟ ਹੈ ਕਿ 'ਸਮਾਜਵਾਦੀ ਯਥਾਤਵਾਦ' ਦੀ ਵਿਧੀ ਜਿਸ ਨੂੰ ਪ੍ਰ ਗਤਿਵਦੀ ਆਲੋਚਕ 
ਸਾਰੇ ਰੋਗਾਂ ਦਾ ਦਾਰੂ ਸਮਝੀ ਬੈਠੇ ਹਨ, ਇਕ ਬਹੁਤ ਹੀ ਸਤੀਰਨ ਦਿ੍‌ਸ਼ਟਕੋਣ ਦ' ਪ੍ਚਾਰ ਹੈ 
ਜਿਸ ਦੇ ਚੌਖਣੇ ਵਿਚ ਸਿਰਜਣਾਤਮਕ ਸੁਤੰਤਰਤਾ ਲਈ ਕੋਈ ਥਾਂ ਨਹੀ` ਕਿਉਕਿ ਕਲਾਤਾਰ ਨੂੰ 
ਸਿਧਾਂਤਕ ਪਤੀਵਰਤਣ ਤੇ ਕਾਮਿਆਂ ਦੀ ਸਿੱਖਿਆ ਦੇ ਕੰਮ ਨੂੰ ਪਹਿਲ ਦੇਣ ਪੈਦੀ ਹੈ । ਉਹ 
ਯਝਾਰਥ ਨੂੰ ਉਸ ਤਰ੍ਹਾਂ ਨਹੀ ਚਿੱਤਰ ਸਕਦਾ ਜਿਵੇ" ਉਸ ਨੇ ਅਨੁਭਵ ਕੀਤਾ ਹੁੰਦਾ ਹੈ, ਉਸ 
ਨੂੰ ਕਜਨੀਤਕ ਲੌੜਾਂ ਨੂੰ ਦਿਸਟੀ ਗੌਚਕ ਕਰਨਾ ਪੈਦਾ ਹੈ । ਲੈਨਿਨ ਦੇ ਪਥਨ ਅਨੁਸਾਰ ਉਸ 
ਨੂੰ ਇਸ ਮਸੀਨ ਵਿਚ 'ਢੰਬਰੀ ਬਣ ਕੇ ਰਹਿਣਾ ਪੈਦਾ ਹੈ। ਸੋਵੀਅਤ ਲੇਖਕਾਂ ਦੀ ਤ੍ਰਾਸਦੀ ਇਹ 
ਹੈ ਕਿ ਉਨ੍ਹਾਂ ਨੂੰ ਇਕੋ ਰੌਗ ਵਿਚ ਹੀ ਚਿਤਰਕਾਰੀ ਕਰਨੀ ੫`ਦੀ ਹੈ । ਮਾਉ ਜ਼ ਤੇਗ ਅਨ੍ਹੇਮਾਰ : 

“ਸਮਾਜਵਾਦੀ ਪੁਨਰ ਉਸਾਰੀ ਦੇ ਦੌਰਾਨ ਸੋਵੀਅਤ ਯੂਨੀਅਨ ਦੇ ਸਾਹਿਤ ਨੇ ਕੇਵਲ 
ਰੌਸ਼ਨ ਪਹਿਲੂ ਨੂੰ ਹੀ ਬਿਆਨ ਕੀਤਾ । ਭਾਵੇ“ ਤਰੁਟੀਆਂ ਨੂੰ ਸਵੀਕਾਰ ਕੀਤਾ ਗਿਆ ਪਰ ਉਹਨਾਂ 


ਜਿਰਜਣੇਰ 19 


ਨੂੰ ਸਮਚੇ ਚਾਟਣੇ ਦੇ ਪਿਛੋਕੜ ਵਿਚ ਪ੍ਰਛਾਵੇ“ ਦੇ ਤੌਰ ਤੇ ਹੀ ਪੇਸ਼ ਕੀਤਾ ਗਿਆ । ਰੌਸ਼ਨ ਤੇ 
ਹਨੈਰੇ ਪਹਿਲੂਆਂ ਤੇ ਇੱਕੋ ਜਿਹਾ ਬਲ ਨਹੀਂ ਸੀ ਦਿੱਤਾ ਜਾਂਦਾ ।”” 

ਇਸ ਪਾਲਿਸੀ ਤੇ ਅਮਲ ਕਰਨ ਨਾਲ ਸਿਰਜਣਾ ਤੇ ਕੀ ਬੀਤਦੀ ਹੈ, ਪਾਠਕਾਂ ਤੇ ਕੀ 
ਪ੍ਰਭਾਵ ਪੈਦਾ ਹੈ, ਇਸਦਾ ਕਿਸੇ ਨੂੰ ਕੋਈ ਫਿਕਰ ਨਹੀ" ? ਕਿਉਕਿ ਸਾਹਿਤ ਤੇ ਕਲਾ ਨੇ ਕੇਵਲ 
ਰਾਜਨੀਤੀ ਦੀ ਗੋਲੀ ਬਣੇ ਕੇ ਰਹਿਣਾ ਹੈ ਇਸ ਲਈ ਪਹਿਲ ਰਾਜਨੀਤਕ ਮਿਆਰ ਨੂੰ ਦੇਣੀ 
ਪੈਦੀ ਹੈ। ਮਾਓ ਜ਼ੇ ਤਰੰਗ ਲਿਖਦਾ ਹੈ, 

“ਸ ਹਿਤ ਤੇ ਕਲਾ ਆਲੌਚਨਾ ਦੇ ਦੋ ਮਿਆਰ ਹਨ. ਇਕ ਰਾਜਨੀਤਕ ਦੇ ਦੂਜਾ 
ਕਲਾਤਮਕ । ਰਾਜਨੀਤਕ ਮਿਆਰ ਅਨੁਸਾਰ, ਕਲਾ ਕਿਰ 3 ਚੋਗੀ ਹੈ, ਜਾਂ ਮੁਕਾਬਲਤਨ ਚੰਗੀ 
ਹੈ ਜੇ ਇਹ ਸਾਡੇ ਸੰਘਟਸ਼ ਤੇ ਏਕਤਾ ਦੇ ਹਿੱਤਾ ਨੂੰ ਮੱਖ ਰੱਖਦੀ ਹੈ, ਲੱਕਾਂ ਦੇ ਸੰਗਠਨ ਨੂੰ ਸ਼ਹਿ 
ਵੇ'ਦੀ ਹੈ, ਪਿਛਾਖੜ ਦਾ ਵਿਰੋਧ ਕਰਦੀ ਹੈ ਅਤੇ ਤਰੱਕੀ ਨੂੰ ਹਲਾਸੇਟੀ ਦੇ'ਦ) ਹੈ । ਇਸ ਦੇ 
ਉਲਟ ਕਲਾ ਕਿਰਤ ਭੋੜੀ ਹੈ ਜਾਂ ਮੁਕਾਬਲਤਨ ਭੈੜੀ ਹੈ ਜੇ ਇਹ ਲੌਕਾਂ ਵਿਚ ਪਾਟਕ ਤੇ ਫੁਟ 
ਨੂੰ ਵਧਾਉ'ਦੀ ਹੈ, ਜੇ ਇਹ ਪ੍ਰਗਤੀ ਦੇ ਰਾਹ ਵਿਚ ਰੋੜ' ਅਟਕ ਉ'ਦੀ ਹੈ ਅਤੇ ਲੋਕਾਂ ਨੂੰ ਪਿਛ ਹ 
ਰੱਖਦੀ ਹੈ ।......ਕਝਾਤਮਕ ਮਿਆਰ ਅਨੁਜਾਰ ਉੱਚੀ ਪੱਧਰ ਦੇ ਕਲਾਤਮਕ ਗੁਣ ਵਾਲੀਆਂ 
ਸਟੀਆਂ ਗਿਰਤਾ' ਚੈਗੀਆਂ ਹਨ ਜਾਂ ਮੁਕਬਲਤਨ ਚੰਗੀਆਂ ਹਨ ਅਤੇ ਘਟੀਆ ਕਲਾਤਮਕ ਗੁਣਾਂ 
ਵਾਲੀਆਂ ਭੈੜੀਆਂ ਜਾਂ ਮੁਕਾਬਲਤਨ ਭੈੜੀਆਂ । ......ਪਰ ਕਿਸੇ ਵੀ ਸ਼੍ਰੰਣੀ ਬੱਧ ਸਮਾਜ ਵਿਚ 
ਜਾਂ ਉਸ ਸਮਾਜ ਦੀ ਕਿਸੇ ਵੀ ਸ਼੍ਰੇਣੀ ਲਈ, ਰਾਜਨੀਤਕ ਮਿਅਰਾਂ ਨੂੰ ਪਹਿਲ ਮਿਲਦੀ ਹੈ ਤੇ 
ਕਲਾਤਮਕ ਮਿਆਰਾਂ ਨੂੰ ਦੂਜਾ ਸਥਾਨ ।”' 

ਪਰ ਕਲਾਕਾਰ ਲਈ ਤਾਂ ਉਸਦੀ ਕਲਾ ਹੀ ਸਭ ਕੁਛ ਹੈ । ਉਹ ਕਿਸੇ ਦੀ ਆਇਤ 
ਦਾ ਕਲਮਾ ਨਹੀ” ਪੜ੍ਹਦਾ ਕਿਉਕਿ ਉਹ ਆਪ ਸਿਰਜਣਹਾਰ ਹੈ । ਉਹ ਆਪਣੀ ਕਲਾ ਦੇ 
ਅੰਤਰ ਅਨੁਸ਼'ਸਨ ਨੂੰ ਦ੍ਰਿਸ਼ਟੀਗਚਰ ਕਰਦਾ ਹੈ ਅਤੇ ਆਪਣੀ ਸਿਰਜਣਾ ਦੇ ਤਰਕ ਦੇ ਪਿੱਛੇ 
ਲਗਦਾ ਹੈ ਨਾ ਕਿ ਕਿਸੇ ਰਾਜਨੀਤਕ ਆਗੂ ਦੇ । ਕਲਾਕਾਰ ਦਾ ਕੰਮ ਹੈ ਮਨੁੱਖੀ ਸ਼ਖਨੀਅਤ 
ਦੀਆਂ ਡ੍ਰੰਘਾਣਾਂ ਵਿਚ ਉਤਰ ਜਾਣ' ਅਤੇ ਐਤਟੀਵ ਜਜ਼ਬਿਆਂ ਦੇ ਭਾਵਾਂ ਨੂੰ ਵਿਅਕਤ ਕਰਨਾਂ । 
ਉਹ ਆਪਣੇ ਦਿਰਜੇ ਪੱਤਰਾਂ ਦੀ ਨਬਜ਼ ਪਛ ਣਦਾ ਹੈ ਉਨ੍ਹਾਂ ਦੇ ਦਿਲਾਂ ਦੀ ਵਿਕ ਇਕ ਧੜਕਣ 
ਫਲ ਧਿਆਨ ਦੱਦਾ ਹੈ ਤੇ ਉਨ੍ਹਾਂ ਦੀ ਹਰ ਸਮੱ ਸਿਆ ਨੂੰ ਪੂਰੀ ਹਮਦਰਦੀ ਨਾਲ ਨਜਿਠਦਾ ਹੈ । 
ਜੇ ਅਣ ਸਾਹਿਤਕ ਪੱਖ ਪਾਤ ਨੂੰ ਕਲਾਤਮਕ ਸੰਸਾਰ ਵਿਚ ਪ੍ਰਵੇਸ਼ ਕਰਨ ਦੀ ਅ ਗਿਮਾਂ ਦਿੱਤੀ 
ਜਾਵੇ ਤਾਂ ਉਸ ਵਿਚੋ" ਜੀਵਨ ਪੰਖ ਲਾ ਕੇ ਉੜ ਜਾਂਦਾ ਹੈ। ਜੇ ਪ੍ਰਜਤਿਵਾਦੀ ਸਾਹਿਤ ਨੇ ਭਾਂਜ 
ਖੁਧੀ ਹੈ ਤਾ ਉਸਦਾ ਮੂਲ ਕਾਰਨ ਵਿਹੋ ਹੈ। ਜਦ ਰਾਜਨੀਤਕ ਦਰਿਸ਼ਟੀਕੌਣ ਨੂੰ ਹੀ ਮੂਖ 
ਰਖਿਆ ਜਾਣਾ ਹੈ ਅਤੇ ਸਹਿਤ ਮੁਲਅੰਤਣ ਦ' ਆਧਰ ਰਾਜਨੀਤਕ ਸਿਧਾਂਤ ਨੇ ਹੌਣਾ ਹੈ ਤਾਂ 
ਸਾਹਤਕਾਰ ਨੂੰ ਹਾਜਨਤਕ ਆਗੂ ਦਾ ਹੱਥ ਠੌਕਾ ਬਣ ਕੇ ਜੀਵਨ ਗੁਜ਼ਰਨਾ ਪਵੇਗਾ । ਲੂਣਾ 
ਚਾਰਸਕੀ ਦੇ ਵਿਚਾਰ ਅਨੁਸਾਰ, ''ਮਿਸਾਲ ਦੇ ਤੌਰ ਤੇ ਇਹ ਫਰਜ਼ ਕਰਨ' ਕਿਵੇ" ਸੰਭਵ ਹੈ ਕਿ 
ਅਸੀ ਇਸ ਸਮੱਸਿਆ ਨੂੰ ਇਕਲਾਂਭੇ ਕਰ ਸਕਦੇ ਹਾਂ ਕਿ ਸਾਨੂੰ !ਕਜ ਕਿਸਮ ਦੇ ਸਾਹਿਤ ਦੀ 
ਕਦਰ ਕਰਨੀ ਚ ਹੀਦੀ ਹੈ, ਕਿਸ ਤਰ੍ਹਾਂ ਦੇ ਸਾ ਹਤ ਦਾ ਵਿਕਾਸ ਦੇ ਸਮਰਥਨ ਕਰਨ” ਚਾਹੀਦਾ 
ਹੈ ਅਤੇ #ਕਸ ਤਰ੍ਹਾਂ ਦੇ ਸਾਹਿਤ ਵਿਰੁੱਧ ਸੈਘਰਸ਼ ਕਰਨ' ਚ/ਹੀਦਾ ਹੈ ? ਹਰ ਕੋਈ ਜਾਣਦਾ ਹੈ 


80 ਸਰਜਣ 


`< 


ਕਿ ਪਾਰਟੀ-ਦੀ ਕੈ'ਦਰੀ ਕਮੈਟੀ ਨੇ ਸਾਹਿਤ ਦੇ ਸਬੋਧ ਵਿਚ ਇਕ ਮੈਨੀਫੈਸਟੋ ਜਾਰੀ ਕੀਤਾ ਹੋਇਆ 
ਹੈ।” ਪਰ ਸਾਹਿਤ ਦੇ ਇਸ ਰਾਜਨੀਤਕ ਮੁਲਅੰਕਣ ਦਾ ਨਤੀਜਾ ਇਹ ਹੁੰਦਾ ਹੈ ਕਿ ਉਤਮ 
ਕਲਾ ਕਿਰਤਾਂ ਅਣ ਗੌਲ)ਆਂ ਰਹਿ ਜਾਂਦੀਆਂ ਹਨ ਕਿਉਕਿ ਉਹ ਰਾਜਨੀਤਕ ਸਿਧਾਂਤਾਂ ਦਾ 
ਪ੍ਰਚਾਰ ਨਹੀ" ਕਰ ਸਕਦੀਆਂ ਅਤੇ ਘਟ!ਆਂ ਰਚਨਾਵਾਂ ਪ੍ਥਮ ਸਥਾਨ ਮੱਲ ਲੈ“ਦੀਆਂ ਹਨ । 
ਤਜਰਬੇ ਨੇ ਇਹ ਸਿੱਧ ਕਤ ਦਿੱਤਾ ਹੈ ਕਿ ਉਤਮ ਕਲਾਕਾਰ ਸਦਾ ਆਪਣਾ ਰਾਹ ਆਪ 
ਨਿਰਧਾਰਤ ਕਰਦਾ ਹੈ ਅਤੇ ਉਹ ਕਦੇ ਕਿਸੇ ਦੀ ਧੌਂਸ ਵਿਚ ਨਹੀਂ ਆਉਦਾ ਪਰ ਦੂਜੇ ਦਰਜੇ 
ਦੇ ਕਲਾਕਾਰ ਅਣ ਸਾਹਿਤਕ ਕੀਮਤਾਂ ਨੂੰ ਅਪਨਾ ਲੈਦੇ ਹਨ ਅਤੇ ਇਸ ਤਰ੍ਹਾਂ ਆਪਣੀ ਸ਼ੁ ਹਰਤ 
ਦੀ ਵੇਦਾਂ ਤੇ ਕਲਾ ਦੀ ਬਲੀ ਦੇਣ ਵਿਚ ਕੋਈ ਝਿਜਕ ਮਹਿਸੂਸ ਨਹੀਂ ਕਟਦੇ । ਪ੍ਰੋ: ਅਤਰ ਸਿੰਘ 
ਨੂੰ ਗਿਲਾ ਹੈ, “ਜਹਵੈਤ ਸਿੰਘ ਕੌਵਲ ਜੋ ਆਪਣੇ ਦਸ਼ਟੀਕੌਣ ਵਿਚ ਭਾਈ ਵੀਰ ਸਿੰਘ ਤੋ“ 
ਕਿਤੇ ਵੀ ਭਿੰਨ ਨਹੀ“ ਸੀ, ਉਸ ਨੂੰ ਪੁਗਤਿਵਾਦ ਦਾ ਪ੍ਰਤਿਨਿਹ ਬਣਾ ਕੇ ਪੇਸ਼ ਕੀਤਾ ਗਿਆ । 
ਮੈਂ`ਇਸ ਸਾਰੀ ਅਵਸਥਾ ਨੂੰ ਪ੍ਗਤਿਵਾਦੀ ਆਲੌਚਨਾ ਦੀ ਹਾਰ _ਸਮਝਦਾ ਹਾਂ ,” ਪਰ ਪ੍ਰੇ: ਅਤਰ 
ਸਿੰਘ ਨੂੰ ਇਸ ਸਥਿਤੀ ਤੇ ਕੋਈ ਹੈਰਾਨੀ ਨ” ਹੋਣੀ ਚਾਹੀਦੀ 76“ਕਿ ਪ੍ਗਤਿਵਾਦੀ ਆਲੌਚਕਾਂ 
ਨੈ ਮੁਲਅੰ=ਣ ਦੇ ਜੋ ਆਧ'ਰ ਬਣ ਏ ਹਨ ਉਨ੍ਹਾਂ ਦਾ ਇਹੋਂ ਨਤੀਜਾ ਨਿਕਕਣਾ ਸੀ । ਪ੍ਰਗਤਿਵਾਦੀ 
ਸਿਧ ਤਕਾਰ ਵੀ ਅਣਸਾਹਿਤਕ ਪੱਖਾਂ ਨੂੰ ਏਸੇ ਤਰ੍ਹਾਂ ਹੈ ਪਹਿਲ ਦੇ'ਦੇ ਹਨ, ਦਿਵੇ` ਭਾਈ ਵੀਰ 
ਸਿੰਘ ਦੇਦੇ ਸਨ । 


ਕੋਈ ਸਾਹਿਤਕ ਕਿਰਤ ਉਨਾਂ ਚਿਰ ਸਰਵੋਤਮ ਨਹੀਂ ਹੋ _ਸਕਦੀ ਜਦੋਂ” ਤਕ ਉਹ 
ਮਨੁੱਖੀ ਸੁਭਾ ਦੇ ਕਿਸੇ ਪਹਿਲੂ ਨੂੰ ਬੇ-ਨਕਾਬ ਨਹੀਂ ਕਰਦੀ ਜਾਂ _ਯਥ'ਰਥ ਦੇ ਕਿਸੋ ਪੁੱਖ ਨੂੰ ਨਹੀ” 
ਦਰਸਾਂਦੀ । ਇਸ ਲਈ ਜਦੋਂ“ ਤਕ ਕੋਈ ਸਿਧਾਂਤ ਜਾਂ ਵਿਚਾਰਧਾਰਾ _ਕਿੜੇ ਲੇਖਕ ਨੂੰ ਯਥ ਰਥ 
ਦੇ ਕਿਸੇ ਪਹਿਲੂ ਨੂੰ ਬੇ-ਨੁਕਾਬ ਕਰਨ ਵਿਚ ਸਹ'ਈ ਹੁੰਦੀ ਹੈ, ਉਹ ਲਾਹੇਵੈਦ ਹੈ, ਪਰ ਜਦੋ” 
ਸਿਧਾਂਤ ਅਤੇ ਹਕੀਕਤ ਵਿਚ ਵਿਰੋਧ ਉਤਪੈਨ ਹੋ ਜਾਂਦਾ ਹੰ : ਜਿਹਾ ਕਿ ਰਾਜਨੀਤਕ ਸਿਧਾਂਤਾਂ ਦੇ 
ਸਬੈਧ ਵਿਚ ਆਮ ਹੁੰਦਾ ਹੈ, ਤਾਂ ਜੇ ਲੇਖਕ ਉਸ ।ਸਧਾਂਤ ਦਾ ਹੀ ਗੁਲਾਮ ਬਣਿਆ ਰਹੇ ਤਾਂ 
ਯਥਾਰਥ ਉਸਦੀ ਪਕੜ ਵਿਚ ਨਹੀ' ਰਹਿੰਦਾ ਅਤੇ ਉਸਦੀ ਕਿਰਤ ਅਪਣੇ ਪਹਿਲੇ ਉੱਚੇ ਪੱਧਰ 
ਤੋਂ ਧੜੱਮ ਕਰਕੇ ਹੇਠਾਂ ਡਿਗ ਪੈਦੀ ਹੈ । ਇਸੇ ਕਾਰਨ ਅਸਲੀ ਸਿਰਜਣਾਤਮਕ ਲੇਖਕ ਸਦਾ 
ਕਿਸੇ ਵਿਸ਼ੇਸ਼ ਵਿਚਾਰਧਾਰਾ ਦੀ ਤੜਗੀ ਵਿਚ ਬੱਝ” ਨਹੀ ਰਹਿ ਸਕਦਾ । ਉਹ ਸੁਤੰਤਰ ਵਿਚਾਰਕ 
ਦੰਦਾ ਹੈ । ਗੋਰਕੀ ਨੇ ਰੂਸੀ ਚਿੱਤਰਕਾਰ ਈਲ)ਆ ਰੇਪਨ ਨੂੰ ਇਨ੍ਹਾਂ ਹਾਲਾਤ ਨੂੰ ਹੀ ਮੁੱਖ ਰਖਦਿਆਂ 
ਲਿਖਿਆ ਸੀ, “ਮੈ“ ਦੇਖਦਾ ਹਾਂ ਕਿ ਅਜੇ ਮੈ ਕਿਸੇ ਨਾਲ ਵਾਂ ਸਬੰਧਤ ਨਹੀਂ, ਮੇਰਾ ਕਿਸੇ ਵੀ 
ਪਾਰਟੀ ਨਾਲ ਤੁਅਲਕ ਨਹੀਂ । ਮੈਨੂੰ ਇਸ ਤੇ ਪੜੰਨਤ' ਹੈ ਕਿਉਕਿ ਇਹੋ ਹੀ ਸੁਤੋਤਰਤਾ ਹੈ । 
ਅਤੇ ਮਨੁੱਖ ਨੂੰ ਆਜ਼ਾਦੀ ਦੀ ਡਾਢੀ ਲੌੜ ਹੈ । ਅਤੇ ਉਸ ਨੂੰ ਤੁਰਨ ਫਿਰਨ ਨਾਲੋ“ ਆਜਾਦੀ 
ਨਾਲ ਸੋਚ ਵਿਚਾਰ ਕਰਨ ਦੀ ਲੌੜ ਵਧੇਰੇ ਹੈ । ਤਿਸੇ ਦੀ ਵੀ ਅਧੀਨਗੀ ਕਬੂਲ ਨਾ ਕਰਨ ਵਿਚ 
ਹੀ ਆਨੰਦ ਹੈ, ਕੀ ਇਹ ਠੀਕ ਨਹੀ“ ? ਆਪਣੇ ਜ਼ਮੀਰ ਦਾ ਮਾਲਕ ਆਪ ਹੋਣਾ ਤੇ ਉਸ ਵਿਚ 
ਕਿਸੇ ਵੀ ਅਜਿਹੀ ਚੀਜ਼ ਦਾ ਦਖਲ ਕਬੂਲ ਨਾ ਕਰਨਾ ਜੌ _ਓਪਰੀ ਹੋਵੇ ਅਤੇ ਜੋ ਬਦਤਮੀਜ਼ੀ ਨਾਲ 
ਉਸ ਨੂੰ ਕਲੰਕਤ ਕਰੇ, ਜੋ ਤੁਹਾਡੀ ਆਤਮਾ ਵਿਚ ਤੁਹਾਡਾ ਆਪਣਾ ਹੈ--ਕੀ ਇਹ ਵਧੀਆ 
ਗੱਲ ਨਹ” ?”” 


ਜਿਹਜਣਾ 81 


[ ਕੋਈ ਵੀ ਲੇਖਕ ਜਾਂ ਕਲਾਕਾਰ ਜਿਸ ਨੇ ਮਹਾਨਤਾ ਪਰਾਪਤ ਕੀਤੀ. ਕਿਜੇ ਵੀ ਵਿਸ਼ੇਸ਼ 
' ਵਿਚਰਧਾਟਾ ਦਾ ਗੁਲਾਮ ਬਣ ਕੇ ਨਹੀ” ਰਿਹਾ । ਇਹ ਠਾਕ ਹੈ ਕਿ ਉਸਦੀ ਕੋਈ ਨ ਕੋਈ 
ਵਿਚਾਰਧਾਰਾ ਤਾਂ ਜ਼ਰੂਰ ਹੁੰਦੀ ਹੈ, ਪਰ ਉਹ ਸਦਾ ਲਈ ਉਸ ਦੀਆੰ ਜੇਜੀਰਾਂ ਵਿਚ ਬੱਝ' ` 
ਨਹੀ' ਜਹਿੰਦਾ ਅਤੇ ਆਪਣੇ ਤੁਆਸੁਝਾਂ, ਅ ਪਣੀ ਕੱਟੜਤਾ ਅਤੇ ਆਪਣੇ ਜ਼ਾਤੀ ਵਿਚਾਰਾਂ ਨੂੰ 
ਆਪਣੀ ਸਿਰਜਣਾ ਦੇ ਸੋਜਾਦ ਵਿਚ ਯਥਾਰਥ ਵਿਰੁੱਧ ਪ੍ਰਵੇਸ਼ ਕਰਨ ਦੀ ਅਨੁਮਤੀ ਨਹੀ` ਦੋ'ਦਾ । 
ਬਾਲਜ਼ਾਕ ₹1 ਮਿਸਾਲ ਸਾਡੇ ਸਾਹਮਣੇ ਹੈ । ਭਾਵੇ' ਉਸਦੇ ਜ਼ਾਤੀ ਵਿਚਾਰ ਰੂੜ੍ਹੀਵਾਦੀ ਸਨ, ਉਹ 
ਬ'ਦਸ਼ਹਤ ਦਾ ਹਮੀ ਸੀ, ੫੩ ਉਸ ਨੇ ਅ'ਣੀਆਂ ਰਚਨਾਵ' ਵਿਚ ਆਪਣੀ ਵਿਚਾਰਧਾਰਾ ਨੂੰ 
ਯਥਾਟਥ ਦੇ ਵਿਰੁੱਧ ਲਾਗੂ ਨਹੀ" ਹੋਣ ਦਿੱਤਾ । ਉਨਨੇ ਬੜੀ ਨਿਰਲੋਪਤਾ ਨਾਲ ਸਾਰੇ ਹਾਲਾਤ ਦੀ 
ਤਸਵੀਰ ਠਸ਼ੀ ਠ)ਤੀ ਹੈ ਅਤੇ ਇਹੀ ਕਾਰਨ ਹੈ ਉਸਦੀ ਮਹ'ਨਤਾ ਦਾ । ਬੜੀ ਖੁਸੀ ਦੀ ਗੁੱਲ ਹੈ 
ਕਿ ਕੁਝ ਉਘੇ ਪੰਜਾਬੀ ਲੋਖਕਾਂ ਨੇ ਇਤ ਰਮਜ਼ ਨੂੰ ਪਛਾਣਿਆ ਹੈ, ਜਿਸ ਤੋ ਇਹ ਆਸ ਬੱਝਦੀ 
ਸੈ ਕਿ ਸਾਹਿਤ ਵਿਚ ਸੰਕਟ ਬਹੁਤ] ਦੇਰ ਕਾਇਮ ਨਹ।' ਰਹਣ ਲੱਗ' । ਕਰਤਾਰ ਸਿੰਘ ਦੁੱਗਲ 
ਅਨੁਸਾਰ, ''ਜੋ ਲੇਖਕ ਜਥੇਬੈਦ ਹੌ ਕੇ ਦੌਰਾਂ ਅਧੀਨ ਲਿਖਦੇ ਹਨ, ਉਹ ਇਕ ਦਿਨ ਹੰਭ ਜਾਦੇ 
ਹਨ । ਸੁਤੰਤਰ ਵਿਚਾਰਾਂ ਵਲ ਕਦੇ ਨਹੀ" ਹੰਭਦਾ ।' ਇਸੇ ਤਰ੍ਹਾਂ ਬਲਵੈਤ ਗਾਰਗੀ ਨੇ ਇਸ 
ਸਬੰਧ ਵਿਚ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਆਖਿਆ ਹੈ, _'ਸਿਆਸੀ ਬੈਦਿਆਂ ਦੇ ਕਹਿਣ ਤੇ 
ਲਿਖਣਾ ਨਹੀਂ ਚਾਹੀਦਾ । ਉਨ੍ਹਾਂ ਦੇ ਆਪਣ ਰਾਜਸੀ ਮੈਤਵ ਹ੍ਰੰਦ' ਹੈ ਜਿਨ੍ਹਾਂ ਦੇ ਕਹੇ ਤੇ ਕੋਈ 
ਕੁਝ ਨਹੀ ਲਿਖ ਸਕਦਾਂ । ਰਾਗੀ ਨੂੰ ਕਹੋ, ਇਓ' ਗਾਓ, ਇਓ'_ਨਾ ਗਾਓ, ਮਸਲਨ ਬੜੇ 
ਗੁਲਾਮ ਅਲੀ ਖਾਂ ਨੂੰ ਕੌਈ ਆਖੇ _ਵਿਹਾਗ ਨਾ ਗਓ, ਮਾਲਕੌ'ਸ ਨ ਗਾਓ, ਇਹ ਨਹੀ” ਹੋ 
ਸਕਦਾ । ਕੋਟੀ ਕਲਾਕਾਰ ਨੂੰਆਖੇ,ਸ਼ਾਮ ਨੂੰ ਨਾ ਚਿੱਤਰੋ, ਗਮਗੀਨ ਰਾਂਤ ਨੂੰ ਨਾ ਚਿੱਤਰੋ, ਇਸ ਵਿਚ 
ਉਦਾਸ ਰੰਗ ਵਰਤਣੇ ਪੈਦੇ ਹਨ, ਆਰਟਿਸਟ ਵਿਸ ਤੜ੍ਹਾਂ ਨਹੀ“ ਕਰ ਸਕਦਾ ।”' 

ਜਿਹੜੇ ਲੇਖਕ ਪ੍ਰੰ: ਸੁਜਾਨ ਸਿੰਘ ਵਾਂਗ ਪਰਚਾਰਵਦ ਦੇ ਜੋਸ਼ ਵਿਚ ਆਪਣੇ ਪਾਤਰਾਂ 
ਉੱਤੇ ਆਪਣੇ ।ਵਚਾਹ ਲੱਦ ਦੇਦੇ ਹਨ ਅਤੇ ਆਪਣੇ ਪਾਤਤਾਂ ਨੂੰ ਸਤੋਤਰ ਜੀਵਨ ਗੁਜ਼ਾਰਨ ਦੀ 
ਖੁਲ੍ਹ ਨਹੀ ਦੇਦੇ । ਉਹ ਆਪਣੇ ਵਿਚਾਰਾਂ ਨੂੰ ਤੇ ਪਤਾ ਨਹੀ ਅਧੋਇਆ ਕਰਦੇ ਹਨ ਕਿ ਨਹੀਂ 
ਪਰ ਆਪਣੇ ਪ'ਤਰਾਂ ਦਾ ਜ਼ਰੂਰ ਗੋਲਾ ਘਟ ਦੇ'ਦੇ ਹਨ । ਪਾਤਰਾਂ ਦੀ ਆਪਣੀ ਆਜ਼ਾਦ ਹਸਤੀ 
ਹੁੰਦੀ ਹੈ । ਉਹ ਲੇਖਕ ਦੇ ਹੱਥ ਵਿਚ ਰਠਪੁਤਲੀਆਂ ਨਹੀਂ” ਨੰਦੇ । ਇਹੀ ਕਾਰਨ ਹੈ ਕਿ ਉਹ 
ਲੇਖਕ ਦੀ ਇੱਡਾ ਅਨੁਸਾਰ ਨਹੀ ਵਿਚਹਦੇ । ਟਿ3 ਵਾਰੀ ਤਿਸੇ ਨੇ ਟਾਲਸਟਾਏ ਨੂੰ ਆਖਿਆ 
' ਤੁਸੀਂ ਬੜ ਨਿਰਦਈ ਹੋ ਤੁਸੀ" ਅੱਤਾਂ ਕੇਰਨਿਨਾ ਜਿਹ ਸੰਦਰ ਯਵਤੀ ਨੂੰ ਗੱਡੀ ਹੇਠਾਂ ਦੇ ਕੇ 
ਮਾਜ ਦਿੱਤਾ। ਉਸ ਨੇ ਆਖਿਆ _"'ਮੈਨੂੰ ਪੁਸ਼ਕਨ ਦੀ ਇਕ ਗੱਠ ਯਦ ਆਉ'ਦੀ ਹੈ । ਉਸ 
ਨੇ ਇਕ ਵਾਰੀ ਜ਼ਿਕ ਟਿਤ ਕੀਤੀ ਸੀ ਕਿ =ਾਤਾਨੀਆ (ਇਕ ਪਾਤਕ) ਨੇ ਉਸ ਨਾਲ ਧੋਖਾ ਕੀਤਾ 
ਹੈ, ਉਹ ਚਲੀ ਗਈ ਹੈ ਤੇ ਜਾ ਕੇ ਵਿਆਹ ਕਤਵਾ ਲਿਆ ਹੈ । ਮੈਨੂੰ ਇਸ ਦੀ ਕਦੇ ਆਸ ਨਹੀ 
ਸੀ।' ਇਸ ਤਰ੍ਹਾਂ ਮੈਂ ਵੀ ਇਹ ਗੱਲ ਭੇਰਨਨਨਾ ਬਾਬਤ ਆਖ ਸਕਦਾ ਹਾਂ । ਮੇਰੇ ਪਾਤਰ ਕਈ 
ਵਾਰੀ ਉਹ ਗੱਭਾਂ ਕਰਦੇ ਹਨ ਜਿਹੜੀਆਂ ਬਿਝਕੂ ੭ ਮਤ 'ਝੁੱਡਾ ਅਝ੍ਰਜਾਰ ਨਹੀਂ” ਹੁੰਦੀਆਂ । 
ਪਰ ਉਹ ਇੰਝ ਵਿਚਰਦੇ ਹਨ ਜਿਵੇਂ ਕਿ ਜੀਵਨ ਵਿਚ ਵਿਚਰਨ ਪੈਦਾ ਹੈ ਨਾ ਕਿ ਜਿਵੇ" ਮੈ 
ਚਾਹੰਦਾ ਹਾਂ । ਸਰਵੋਤਮ ਗਲਪ ਸਿਰਜੀ ਹੀ ਤਦ ਜਾ ਸਕਦੀ ਹੈ ਜੇ ਲੇਖਕ ਆਪਣੇ ਪ'ਤਰਾਂ 


89 ਸਿਰਜਣਾ 


੮੬ 


ਚ... 


` ਨਾਲ ਇਕੋ ਜਿੰਨੀ ਹਮਦਰਦੀ ਰਖ਼ਦਾ ਹੋਵੇ । ਉਹ ਉਨ੍ਹਾਂ ਦੇ ਹਰ ਦੁਖ ਦਰਦ ਵਿਚ ਸ਼ਰੀਕ ਰੋਵੇ । 
ਉਹ ਵਿਲਨ ਨੂੰ ਵੀ ਓਨੀ ਹੀ ਹਮਦਰਦੀ ਨਾਲ ਚਤਰੇ ਜਿੰਨੀ ਨਾਲ ਹੀਰੋ ਨੂੰ ਚਿਤਰਦਾ ਹੈ । 
ਪਰ ਇਹ ਉਹ ਤਦ ਹੀ ਕਰ ਸਕਦਾ ਹੈ ਜੇ ਉਹ ਸੁਤੰਤਰ ਵਿਚਾਰਾਂ ਵਾਲਾ ਹੋਵੇਗਾ । “ਵੀਨਸ 
ਦਾ ਸੌਢਾਗਰ” ਵਿਚ ਸ਼ਾਈਲੌਕ ਅਦਾਲਤ ਵਿਚ ਜਦੋਂ' ਈਸਾਈ ਲੋਕਾਂ ਦੇ ਯਹੂਦੀਆਂ ਪ੍ਰਤਿ 
ਨਫਰਤ ਡੇ ਅੱਤਤਿਆਚਾਰ ਨੂੰ ਜ਼ੋਰਦਾਰ ਸ਼ਬਦਾਂ ਰਾਹੀ ਬਿਆਨ ਕਰਦਾ ਹੈ, ਤਾ ਉਸਦਾ ਪੱਖ 
ਦਰਸ਼ਕ ਨੂੰ ਝੂਣ ਜਾਂਦ' ਹੈ । ਸ਼ੋਕਸਪੀਅਰ ਨੇ ਸ਼ਾਈਲੌਕ ਦੇ 100861₹੪ ਪਾਤਰ ਨੂੰ ਵੀ ਝੜਾ 
ਜ਼ੋਰਦਾਰ ਬਣਾਇਆ ਹੈ । ਉਸ ਨੂੰ ਆਪਣਾ ਪੱਖ ਸਪਸ਼ਟ ਕਰਨ ਦੀ ਪੂ 7 ਆਜ਼ਾਦੀ ਦਿੱਤੀ ਹੈ । 
ਲ੍ੂਣਾਚਾਰਸਕੀ ਨੇ ਵੀ ਇਹ ਹਕੀਕਤ ਸਵੀਕਾਰ ਕੀਤੀ ਹੈ ਕਿ ਦੌਸਤੇਵਿਸਕੀ, ਬਾਲਜ਼ਾਕ ਅਤੇ 
ਸ਼ੈਰਸਪੀਅਰ ਟਿਸੇ ਕਰਕੇ ਮਹਾਨ ਹਨ, 7-ਉੱਕਿ ਉਨ੍ਹਾਂ ਨੇ ਆਪਣੇ ਸਾਰੇ ਪਾਤਰਾਂ ਨੂੰ, ਭਾਵ' ਉਹ 
ਚੋਗ ਹਨ ਜਾ ਮਾੜੇ, ਬਲਵਾਨ ਆਵਾਜ਼ ਪ੍ਰਦਾਨ ਕੀਤੀ ਹੈ । ਉਨ੍ਹ ਦਾ ਕੋਈ ਪਾਤਰ ਕਮਜ਼ੋਰ 
ਨਰੀ । ਪਰ ਇਹ ਚਮਤਕਾਰ ਤਦ ਹੀ ਹੋ ਸਕਦਾ ਹੈ ਜੇ ਲੇਖਕ ਆਪਣੇ ਪਾਤਰਾਂ ਨੂੰ ਕੇਵਲ 
ਆਪਣੇ ਵਿਚਾਰਾਂ ਦੇ ਪਟਚਾਤ ਦਾ ਸਾਧਨ ਨਾ ਸਮਝੇ । 
ਇਜ ਜਝਾ ਤੇ ਕਿ ਲੇਖਕ ਨੂੰ ਕੋਈ ਵਿਸ਼ੇਸ਼ ਵਿਚਾਰਧਾਰਾ ਅਪਨਾਉਣ ਦੀ ਲੋੜ ਨਹੀਂ 
ਅਤੇ ਉਨਨੂੰ ਸੁਤੰਤਰ ਵਿਚਾਰਕ ਹੋਣਾ ਚਾਹੀਦਾ ਹੈ, ਦੋ ਇਤਟਾਜ਼ ਕੀਤੇ ਜਾ ਸਕਦੇ ਹਨ । 
ਪਹਿਲਾ, ਕੋਈ ਵਿਸ਼ੇਸ਼ ਵਿਚਾਰਧਾਰਾ ਅਪਣ'ਏ ਬਿਨ', ਲੇਖਕ ਆਪਣੇ ਵਿਚਾਰਾਂ ਨੂੰ 
ਸੋਕਲਤ ਨਹੀ ਕਰ ਸਕੇਗਾ । ਵਿਚਾਰਧਾਰਾ ਦੀ ਲੌੜ ਤਕਨੀਕੀ ਕਾਰਨਾਂ ਕਰਕੇ ਵੀ ਹੈ ਕਿਉ ਕਿ 
ਇਹ ਸੰਗਠਨਾਤਮਕ ਰੋਲ ਅਦਾ ਕਰਦਾ ਹੈ । 
ਦੂਸਰਾ, ਕੋਈ ਵਿਸ਼ੇਸ਼ ਵਿਚਾਰਧ'ਰਾ ਨ ਅਪਨਾਉਣਾ ਅਤੇ ਸੁਤੇਤਰ ਵਿਚਾਰਕ ਹੋਣਾ, 
ਅਰ ਜਤਤਾ ਨੂੰ ਸੱਦਾ ਦੇਣਾ ਹੈ । ਇਹ ਇਕ ਪ੍ਰਤਿਗਾਮੀ ਕਦਮ ਹੋਵੇਗਾ । ਇਸ ਸੂਝਾ ਤੇ ਅਮਲ 
ਕਰਨ ਨਾਲ ਸਾਹਿਤ ਤੇ ਕਲਾ ਦਾ ਜੀਵਨ ਨਾਲੋ ਸਕੋਧ ਟੁੱਟ ਜਾਵੇਗਾ । 
ਇਨ੍ਹਾਂ ਦੋਹਾਂ ਇਤਰਾਜ਼ਾਂ ਦਾ ਉੱਤਰ ਦਿੱਤੇ ਬਿਨਾਂ ਬਹਿਸ ਨੂੰ ਅੱਗੇ ਨਹੀ ਵਧਾਇਆ 
ਜਾ ਸਕਦਾ । 
ਸਾਡੇ ਵਿਚਾਰ ਅਨੁਸਾਰ ਇਹ ਦੋਵੇ ਇਤਰਾਜ਼ ਹੀ ਨਿਰਮੂਲ ਹਨ ! 
ਜਿਹੜੇ ਲੇਖਕ ਯਥਾਰਸ਼ ਨੂੰ ਆਪਣਾ ਮਾਰਗ ਦਜਸ਼ਕ ਬਣਾਉ”ਦੇ ਹਨ, ਪਰਚਾਰਵਾਦ 
ਦੇ ਜੋਸ਼ ਵਿਚ ਯਥਾਰਥ ਨੂੰ ਅੱਖੋ' ਉਹਲੇ ਨਹੀ” ਕਰਦੇ, ਉਹ ਇਕ ਸੇ ਆਪਣੀ ਸਿਰਜਣਾਤਮਕ 
ਸ਼ਕਤੀ ਨੂੰ ਵਧਣ ਫ੍ਰੱਠਣ ਦਾ ਪੂਰਾ ਅਵਸਰ ਦੇਦੇ ਹਨ, ਤੇ ਦੂਜੇ ਪਾਸੇ ਆਪਗੁਦਰੇਪਨ ਦੈ 
ਫੁਰਾਹੇ ਵੀ ਨਹੀਂ' ਪੈਦੇ । ਯਥਾਰਥਵਾਦੀ ਵਿਧੀ ਉਨ੍ਹਾਂ ਨੂੰ ਸੁਤੰਤਰਤਾ ਪ੍ਰਦਾਨ ਕਰਦੀ ਹੈ, ਪਰ 
ਉਨ੍ਹਾਂ ਦੀ ਕਲਪਣਾ ਦੀਆ' ਵਾਗਾਂ ਨੂੰ ਬਬਲਕਲ ਖੁਲ੍ਹ' ਵੀ ਨਹੀ` ਫ਼ੱਡ ਦ'ਦੀ । ਇਹ ਸਿਰਜਣਾ- 
ਤਮਕ ਸਤੰਤਰਤਾ ਤੇ ਬੈਧੇਜ ਬਾਹਰੋ` ਲਾਗੂ ਕੀਤਾ ਹੋਇਆ ਨਹੀਂ” ਰ੍ਰੈਦਾ, ਇਸੇ ਕਰਕੇ ਬਹੁਤ 
ਲ.ਹੇਵੈਦ ਸਿੱਧ ਹੰਦਾ ਹੈ । ਇਸ ਐਤਰ ਅਨੁਸ਼ਾਸਨ ਕਾਰਨ ਜੇ ਲੇਖਕ ਦੇ ਵਿਚਰਾਂ ਤ ਉਸ ਦੇ 
ਸਿਰਜੇ ਪਾਤਰਾਂ ਵਿਚ ਮਤ ਭੇਦ ਹੋਏ ਤਾਂ ਉਹ ਆਪਣੇ ਪਾਤਰਾਂ ਦੇ ਮਗਰ ਲਗਦਾ ਹੈ. ਉਨ੍ਹਾਂ 
ਨੂੰ ਵਿਗਸਣ ਦਾ ਅਵਸਰ ਦੇ'ਦਾ ਹੈ, ਆਪਣੇ ਵਿਚਾਰਾਂ ਦਾ ਭਾਰ ਉਨ੍ਹਾਂ ਦੇ ਮੋਢਿਆਂ ਤੇ ਸੁਟ ਕੇ 


ਸਿਰਜਣਾਂ 89 


ਉਨ੍ਹਾਂ ਨੰ ਬੇਹਾਲ ਨਹੀਂ ਕਰਦ' । ਜਦੋ“ ਵੀ ਲੇਖਕ ਜੀਵਨ ਦੇ ਯਥਾਰਥ ਨੂੰ ਤਜਦਾ ਹੈ, ਉਹ 
ਆਪਣੀ ਪੱਧਰ ਤੋਂ“ ਧੜੱਮ ਕਰਕੇ ਹੇਠਾਂ ਆ ਤਿਗਦਾ ਹੈ ਗੌਗੌਲ > ਮਿਸਾਲ ਤੋ ਸਭ ਜਾਣੂ ਹਨ । 
ਜਦੋਂ ਉਸਨੇ ਯਥਾਰਥ ਨੂੰ ਅੱਖੋਂ ਉਹਲੇ ਕੀਤਾ ਉਸਦੀ ਹਿਸਫਲਤਾ ਦਿਨ ਦੇ ਚਾਨਣ ਵਾਂਗ 
ਉੱਘੜਕੇ ਸਾਰਿਆਂ ਸਾਹਮਣੇ ਆ ਗਈ । 

ਕੀ ਮਨੁੱਖ ਵਿੱਚ ਸ਼ਰਧਾ ਰੱਖਣ ਨਾਲ ਅਤੇ ਕਿਸੇ ਵਿਸ਼ੋਸ਼ _ਵਿਧਾਰਧਾਰਾ ਦਾ ਧਾਰਨੀ ਨਾ' 
ਹੌਣ ਕਾਰਨ ਲੇਖਕ ਦਾ ਕਦਮ #ਰਾਜਕਤਾ ਵਲ ਵਧੇਗਾ ? ਕੀ ਪੱਖ ਪਾਤ ਰਹਿਤ ਲੇਖਕ 
ਅਪਸਾਰਵਾਦੀ ਤੇ ਪ੍ਤਿਗਾਮੀ ਹੋ ਜਾਵੇਗਾ ? ਸਹਿਤ ਦਾ ਇਤਿਹਾਸ ਇਸ ਗੁੱਲ ਦਾ ਹੁੰਗਾਰਾ 
ਨਹੀਂ” ਭਰਦਾ । ਕੀ ਗੋਰਕੀ ਅਪਜਾਰਵਾਦੀ ਤੇ ਪ੍ਰਤਿਗਾਮੀ ਹੈ  ਗੌਰਕੀ ਮਨੁੱਖ ਵਿਚ ਮਹਾਨ 
ਸ਼ਰਧਾ ਰਖਦਾ ਜੀ । ਉਹ ਮਨੁੱਖ ਨੂੰ ਜਿਵੇ ਉਹ ਜੀਵਨ ਵਿਚ ਵਿਚਰਦਾ ਹੈ, ਤਿਵੇ' ਹੀ ਚਿਤਰਨ 
ਦੋ ਹੱਕ ਵਿਚ ਸੀ । ਗੌਰਕੀ ਲਿਖਦਾ ਹੈ, “ਕਲਾਕਾਰ ਦਾ ਕਰਤੱਵ ਹੈ ਕਿ ਉਹ ਥੋੜੇ ਜਿਹੇ ਸ਼ਬਦਾਂ?” 
ਵਿਚ-ਜ਼ਰੂਰੀ ਨਹੀ” ਕਿ ਨਵਿਆਂ ਵਿਚ-ਦੁਨੀਆਂ ਨੂੰ ਬਿਆਨ ਕਰੇ ਜਿਵੇ' ਕਿ ਉਹ ਦੇਖਦਾਂ 
ਹੈ। ਨ ਕਿਸੇ ਦੀ ਬਦਖੋਈ ਕਰੇ, ਨ ਹਿਸੇ ਨੂੰ ਵਡਿਆਏ । ਕਿਉਕਿ ਬਦਖੋਈ ਅਨਿਆਂ ਹੋਵੇਗਾ 
ਅਤੇ ਵਡਿਆਈ ਅਗੇਤਰੀ, ਕਿਉ'ਤਿ ਅਸੀ ਅਜੇ ਵੀ ਉਥਲ ਪੁਥਲ ਵਿਚ ਵਾਸ ਕਰ 
ਰਹੇ _ਹਾਂ ਅਤੇ ਅਸੀਂ ਉਸ _ਉਬਲ ਪੁਥਲ ਦੇ ਇਕ ਛੋਟੇ ਜਿਹੇ 
ਕਿਣਕੇ ਹਾਂ । ਕੋਈ ਵਾਦ ਉਦੋਂ ਤਕ ਹੀ ਲੋਖਕ ਦੀ ਸਹਇਤਾ _ਕਰ ਸਕਦਾ ੪ 
ਹੈ ਜਦੋਂ ਤਕ ਉਹ ਉਸ ਨੂੰ ਨਵੇ ਨਵੇ' ਰਾਹ ਢੂੰਡਣ ਵਿਚ ਉਸਦੀ ਸਹਾਇਤਾ ਕਰੇ । ਵਾਦ ਪਥ 
ਪ੍ਰਦਰਸ਼ਕ ਹੋਵੇ ਤਾਂ ਠੀਕ ਹੈ । ਵਾਦ ਨੂੰ ਕਦੇ ਪੈਰਾਂ ਦੀ ਜੈਜ਼ੀਰ ਨਹੀ ਬਣਨ ਦੇਣਾ ਚਾਹੀਦਾ ! - 
ਗੌਰਕੀ ਕਿਸੇ ਵੀ ਵਾਦ ਵਿਚ ਐਧ ਵਿਸ਼ਵਾਸ਼ ਦਾ ਕ'ਇਲ ਨਹੀ' ਸੀ । ਉਹ ਸੁਤੰਤਰ ਵਿਚਾਰਕ 
ਸੀ । ਉਹ ਲਿਖਦਾ ਹੈ, "ਮੇਰੇ ਲਈ ਸਾਹਿਤ ਵਿਚ ਧਾਰਾਵਾਂ ਜਾਂ ਝੂਕਾਵਾਂ ਦੀ ਕੌਈ ਮਹੱਤਤਾ 
ਨਹੀ” ਹੈ ਅਤੇ ਇਹ ਉਪਟਾਉ" ਹੀ ਸਿਖਿਆਦਾਇਕ ਹਨ । ਇਹ ਮਨੁੱਖ ਦੀ ਚੰਗੇ ਤੋਂ" ਚੰਗੇ 
ਤਰੀਕੇ ਨਾਲ ਆਪਣੇ ਕਰਤੱਵ ਨਿਭਾ?ਣ ਲਈ ਚਿੰਤਾ ਦੀ ਨਿਸ਼ਾਨੀ ਹਨ । ਇਹ ਪ੍ਗਟ' ਹਨ, 
ਮਨੁੱਖ ਦੀਆਂ ਆਪਣੇ ਆਪ ਵਿਚੋਂ ਆਪਣੇ ਆਪ ਨੂੰ ਲੱਭਣ ਦੀਆਂ ਅਣਗਿਣਤ ਕੋਸ਼ਿਸ਼ਾਂ ਦਾ, 
ਜਿਹੜਾ ਕਿ ਬੁਨਿਆਦੀ ਤੌਰ ਤੇ ਉਸਦਾ ਆਪਣਾ ਹੈ ਅਰਥਾਤ ਮਨੁੱਖੀ ਵਤੀਰਾ ।” ਜੋ ਲੇਖਕ 
ਪੱਖ ਪਾਤੀ ਹੋਵੇਗਾ ਤ ਉਹ ਪ੍ਰਤੱਖ ਨੂੰ ਗ੍ਰਹਿਣ ਕਰਨ ਵਿਚ ਬਹੁਤਾ ਸਫਲ ਨਹੀਂ" ਹੌਵੇਗ' ਅੜੇ 
ਇਸ ਲਈ ਯਥ'ਰਥ ਨੂੰ ਨਹੀ" ਚਿਤਰ ਸਕੇਗਾ । ਮਨੁੱਖ ਨੂੰ ਜਿਵੇਂ ਉਹ ਜੀਵਨ ਵਿਚ ਵਿਚਰਦਾ 
ਹੈ, ਉਵੇ' ਹੀ ਚਿਤਰਨ ਵਾਲਾ ਲੇਖਕ ਧਦੇ ਅਪਨਾਰਵ ਦੀ ਨਹੀ“ ਹੋ ਸਕਦਾ, ਉਹ ਅਰਾਜਕਤਰਾਂ 
ਦਾ ਪ੍ਚਾਰਕ ਨਹੀ” ਬਣ ਸਕਦਾ ਤੇ ਨਾ ਹੀ ਪੁਤਿਨਾਮੀ ਹੋ ਨਿਬੜੇਗਾਂ । ਲੈਨਿਨ ਜਿਹੇ ਕੱਟੜ 
ਵਿਚਾਰਵਾਨ ਨੇ, ਜਿਜ ਨੇ ਇਹ ਮੋਗ ਨੀਤੀ ਹੈ ਕਿ ਲੇਖਕ ਨੂੰ ਕੇਵਲ ਇਕ ਢਿੰਬਰੀ ਦਾ ਕੌਮ ਦੇਣਾ 
ਚਾਹੀਦਾ ਹੈ, ਗੋਰਕੀ ਨੂੰ ਇਕ ਖੱਤ ਵਿਚ ੦ ਸਵਿਕਾਰ ਕੀਤਾ ਹੈ ਕਿ ਲੇਖਕ ੮1ਆਂ ਵਾਗਾਂ 
ਖੁਲੀਆਂ ਛੱਡਣ ਨਾਲ ਕਾਮਿਆਂ ਦੀ ਪਾਰਟੀ ਨੂੰ ਲਾਭ ਹੋ ਸਕਦਾ ਹੈ । ਉਹ ਲਿਖਦਾ ਹੈ-- 


੪੪ 


ਬੀ ੭ ੩ 
- 7 ਮੇਰਾ ਵਿਸ਼ਵਾਸ਼ ਹੈ ਕਿ >ਲਾਕਾਰ ਹਰ ਭਾਂਤ ਦੇ ਦਰਸ਼ਣ ਤੋ“ ਬਹੁਤ ਕਰ ਝ 
ਚੁਗ ਸਕਦਾ ਹੈ ਜਿਹੜਾ ਲ'ਹੋਵੈ ਦ ਹੋਟ । ਅੰਤ ਵਿਚ, ਮੈ ਪਰਨ ਤੌਰ ਤੇ ਇਸ ਨਜ਼ਰੀਏ ਨਾਲ 
ਸਹਿਮਤ ਹਾਂ ਕਿ ਉਨ੍ਹਾਂ ਸਾਰੇ ਮਾਮ!ਲੁਆ' ਵਿਚ ਜਿਨ੍ਹਾਂ ਦਾ ਸਬੈਧ ਲਿਖਣ ਦੀ ਕਲਾ ਨਾਲ ਹੈ, ₹ 


_8$ ਸਿਰਜਣਾ 


ਤਜੀ” ਆਪ ਹੀ ਸਭ ਤੋਂ“ ਵਧੀਆ ਪਾਰਖੂ ਹੋ । ਆਪਣੇ ਕਲਾਤਮਕ ਅਨੁਭਵ ਅਤੇ ਦਰਸ਼ਣ ਛੌ, 


` ਡਵੇਂ ਉਹ ਆਦਰਸ਼ਵਾਦੀ ਦ.ਸ਼ਣ ਹੀ ਕਿਉ” ਨਾਂ ਹੋਵੇ, ਏਸ ਤਰ੍ਹਾਂ ਦੇ ਵਿਚਾਰ ਵਿਉੜਪੋਨ 


ਲਹ ਰ 4; 


&੧ ,.“ 


` ਕਰਦਿਆਂ ਰੋਇਆਂ ਤੁਸੀਂ ਅਜਿਹੇ ਨਤੀਜਿਆਂ ਤੇ ਅੱਪੜ ਸਕਦੇ ਰੌਂ ਜਿਨ੍ਹਾਂ ਦਾ ਕ ਮਿਆਂ ਦੀ 


ਪਾਰਟੀ ਨੂੰ ਤਕੜ' ਲ ਭ ਹੋਵੇਗਾ ।'' 
ਪਰ ਕੈਵਲ ਸਿਰਜਣਾਤਮਕ ਖੇਤਰ ਵਿਚ ਹੰਭਦਾ ਮਾਰਨ ਨਾਲ ਹੀ ਕੌਮ ਨਹੀ ਸਰ 
ਸਕਦਾ । ਆਲੋਚਨਾਤਮਕ ਪੱਧਰ ਤੇ ਵੀ ਉਪਰਾਲੇ ਦੀ ਲੌੜ ਹੈ । ਹੂ 
ਪਗਤਿਵਾਦੀ ਆਲੌਚਕ ਹਨ ਤਕ ਹਰ ਰਚਨਾ ਨੂੰ ਕੇਵਲ ਰਾਜਨੀਤਕ ਦਿਸ਼ਟੀਕੋਣ ਤੋ” 
ਪਰਖਦੇ ਰਹੇ ਹਨ । ਜਿਹੜੀ ਰਚਨਾ ਉਨ੍ਹਾਂ ਦੇ ਮਨ ਭਾਉਂਦੇ ਵਿਚਾਰਾਂ ਦੀ ਪ੍ਤਿਨਿਧਤਾ ਕਰਦੀ 


ਹੈ ਉਸ ਨੂੰ ਸਵਵੋਤਮ ਸਮਝਦੇ ਹਨ, ਪਰ ਜੇ ਕੋਦੀ ਕਲਾ ਕਿਰਤ ਉਨ੍ਹਾਂ ਦੇ ਵਿਚਾਰਾਂ ਦਾ ਵਾਹਣ 


ਨਹੀ ਬਣਦੀ ਤਾਂ ਉਹ ਉਸ ਨੂੰ ਨਿੰਦਦੇ ਹਨ । ਇਜ ਤਰ੍ਹਾਂ ਕਈ ਉੱਤਮ ਕਲਾ ਕਿਰਤਾਂ ਨੂੰ ਉਹ 
ਸਥਾਨ ਪ੍ਰਾਪਤ ਨਹੀਂ' ਹੁੰਦਾ ਜਿਸ ਦੀਆ ਉਹ ਯੋਗ ਹਨ । ਦਿਓ ਕੱਦ ਸਾਉਹਤਕਾਰ ਬੌਨੇ ਸਮਝੈ 
ਜਾਣ ਲਗ ਪੈਦੇ ਹਨ ਅਤੇ ਬੋਨੇ ਦਿਓ ਕੱਦ । ਇਕ ਬੜੀ ਹਾਸੋ ਹੀਣੀ ਸਥਤੀ ਪੈਦਾ ਹੋ ਗਈ ਹੈ । 
ਪ੍ਗਤਿਵਾਦੀ ੭ ਲੌਚਕਾਂ ਦੇ ਪ੍ਰਸਤੁਤ ਕੀਤੇ ਹੋਏ ਮਿਆਰ ਜਦੋਂ” ਉਨ੍ਹਾਂ ਦੀਆਂ ਆਪਣੀਆਂ ਲਿਖਤਾਂ 
ਤੇ ਲਾਗੂ ਠੀਤੇ ਜਾਂਦੇ ਹਨ ਤਾਂ ਦੂਜੇ ਦਰਜ ਦੇ ਕਲ'ਕਾਰ ਉਨ੍ਹਾਂ ਤੋਂ ਬਜ਼ੀ ਲੈ ਗਏ ਜਾਪਦੇ ਹਨ । 
ਪ੍ਰੋ: ਅਤਰ ਜਿੰਘ ਨੇ ਫਿਸ ਸਥਿਤੀ ਨੂੰ ਪ੍ਰਗੰਤਿਵਾਦੀ ਆਲੋਚਨਾ ਦੀ ਹਾਰ ਦਾ ਨਾਂ ਦਿੱਤਾ ਹੈ । ਪਰ 
ਸਾਡੇ ਵਿਚਾਰ !ਵਚ ਦਿਹ ਐਨ ਹਾਲ ਤ ਅਨਤ ਹੈ । ਇਹ ਸਥਿਤੀ ਓ:3 ਦੇਰ ਕ/ਇਮ ਰਹੇਗੀ 
ਜਿੰਨੀ ਦੇਰ ਤਕ ਤਿਸੇ ਕਲਾ ਕਿਰਤ ਨੂੰ ਕੇਵਲ ਕਲਾ ਦੇ ਦਿਸ਼ਟੀਕੋਣ ਤੋ ਨਹੀ” ਪਰਖਿਆ ਜਾਂਦਾ । 

ਏਥੇ ਇਹ ਇਤਰ ਜ਼ ਤੀਤ ਜਾਂ ਸਕਦਾ ਹੈ ਕਿ ਕਲਾ ਨੂੰ ਕੇਵਲ ਕਲਾ ਦੇ ਦ੍ਰਿਸ਼ਟੀਕੋਣ 
ਤੋਂ ਪਰਖਣਾ, ਇਤ ਪ੍ਰਤਿਗਾਮੀ ਚਾਲ ਹੈ । ਦੂਜੇ ਸ਼ਬਦਾਂ ਵਿਚ ਇਹ 'ਕਲਾ, ਕਲਾ ਲਈ' ਦੇ 
ਸਿਧਾਂਤ ਨੂੰ ਚੌਰ ਦਰਵ ਜਿਓ ਦਾਖਲ ਕਰਕੇ ਸਾਹਿਤ ਤੇ ਕਲਾ ਦੇ ਖੇਤਰ ਵਿਚ ਮੁੜ ਮੱਥਾਪਤ 
ਕਰਨ ਦਾ ਯਤਨ ਹੈ । 

ਇਰ ਇਤਰਾਜ਼ ਵੀ ਪਹਿਲੇ ਇਤਰਾਜ਼ਾਂ ਵਾਂਗ ਨਿਰਮੂਲ ਹੈ । 

ਕਿਸੇ ਕਲਾ ਕਿਰਤ ਨੂੰ ਕੇਣਲ ਕਲਾ ਦੇ ਮਿਆਰ ਤੋ” ਪਰਖਣਾ ਹੌਰ ਗੱਲ ਹੈ ਤੇ “ਕਲਾ 
ਕਲਾ ਲਈ' ਹੌਰ। ਹਾਂ ਕਲਾ ਨੂੰ ਕੇਵਲ ਕਲਾ ਦੇ ਮਿਆਰ ਤੋ ਪਰਖਣ ਨਾਲ 
ਸ਼ਾਇਦ ਕਲਾ _ਰਾਜਨਤੀ ਦਾ ਹੱਥ ਠੌਕਾ ਨਾ ਬਣ ਸਕੇ _! ਪਰ ਇਹ ਕੋਈ 
ਪਤਿਣਾਮੀ ਕ੨ਮ ਨਹੀਂ' ਹੋਵੇਗਾ । ਕਲਾ ਨੂੰ ਕਲਾ ਦੇ ਦਿ੍‌ਸ਼ਟੀਕੋਣ ਤੋਂ ਪਰਬਣ ਨਾਲ ਉਹ 
ਰਚ ੨ਵਾਂ ਵੀ ਸਰਵੋਤਮ ਤਿਧ ਹੋ ਸਤਦੀਆਂ ਹਨ, ਜੱ ਰਾਜਨੀਤਕ ਵਿਚਾਰਾਂ ਦਾ ਪ੍ਰਚਾਰ ਕਰਦੀਆਂ 
ਹਨ ਅਤੇ ਉਹ ਰਚਨਾਵਾਂ ਜੋ ਰ ਜਨੀਤੀ ਨੂੰ ਇੱਕਲਵਾਂਝੇ ਰਖਣਾ ਚਾਹੰਦੀਆਂ ਹਨ, ਘਟੀਆ ਕਰਾਰ 
ਦਿੱਤੀਮਾਂ ਜਾ ਸਕਦੀਆਂ ਹਨ । ੍ 

ਅਸੀ ਦੇਖ ਚੁਕੇ ਹਾਂ ਕਿ ਮਾਓ ਜ਼ੇ ਤੰਗ ਨੇ ਵੀ ਇਹ ਜਵਿਕਾਰ ਠੀਤ' ਹੈ ਕਿ ਮਿਆਰ 
ਦੌ ਭਾਂਤ ਦੇ ਹੁੰਦੇ ਹਨ। ਇਕ ਸਿਆਸੀ ਤੇ ਦੂਜੇ ਕਲਾਤਮਕ । ਜਿਆਸੀ ਮਿਖ਼ਾਰ ਅਨੁਸਾਰ ਓਹੋਂ 
ਰਚਨਾ ਚੈਗੀ ਹੈ ਜੋ ਹਿਆਸੀ ਲੌੜਾਂ ਨੂੰ ਪੂਰਾ ਕਰੇ ਪਰ ਕਲਾਤਮਕ ਮਿਆਰ ਅਨ੍ਹਮਾਰ ਉਹ ਸਿਰਜਣਾ 


__ ਸਿਰਜਣਾ ਰੈਣ 


ਸਰਵੋਤਮ ਹੈ ਜਿਸ ਵਿਚ ਕਲਾਤਮਕ ਗੁਣ ਹੋਵੇ । ਇਸ ਤੋ ਇਹ ਸਪਸ਼ਟ ਹੋ ਜਾਦਾ ਹੈ ਗਕ ਕਲਾ 

ਤੇ ਰਾਜਨੀਤੀ ਦਾ ਸਬੰਧ ਅਟੁਟ ਨਹੀ” । ਦੋਵੇ ਵੱਖੋ ਵੱਖ ਤੇ ਨਿੱਖੜਵੀਆਂ ਚੀਜ਼ਾਂ ਹਨ, ਦੋਹਾਂ ਦੇ 
ਕਰਮ ਖੇਤਰ ਅੱਡੋ ਅੱਡ ਹਨ । ਪਰ ਸਾਡੇ ਪ੍ਗਤਿਵ'ਦੀ ਆਲੋਚਕ ਕਲਾ ਨੂੰ ਰਾਜਨੀਤੀ ਨਾਲੋ” 
ਵੱਖ ਕਹਕੇ ਦੇਖਣ ਦੇ ਆਦੀ ਨਹ” । ਉਨ੍ਹਂ ਦੇ `ਵਚਾਤ ਅਨੁਸਾਤ ਸਾਹਿਤ ਦੀ ਪ੍ਰ ਥਮਕ ਜ਼ਿੰਮੇਵਾਰੀ 
ਸਿਆਸੀ ਹੈ । ਪ੍ਰੋ: ਕਿਸ਼ਨ ਜਿੰਘ ਨੇ ਪੋ: ਮੋਹਣ ਸਿੰਘ ਦੀ ਕਲਾ ਤੇ ਟਿੱਪਣੀ ਕਰਦਿਆਂ ਹੋਇਆਂ 
ਲਿਖਿਆ ਹੈ, ''ਔਬੀ ਦੇ ਬੂਟੇ' ਦੇ ਕਰਤਾ ਨੂੰ ਇਹ ਨਹੀ" ਪਤਾ ਕਿ ਹੱਲੇ ਕਰਨ ਵਾਲਾ ਕੌਣ ਸੀ ? 
ਕਿਸ ਦਾ ਸੀ $ ਜੇ ਪਤਾ ਹੁੰਦਾ ਅਤੇ ਉਸ ਪਤੇ ਨਾਲ ਗਭਰੂਟ ਤੇ ਮੁਟਿਆਰ ਦਾ ਪਿਆਰ ਪੁੜ ਜਾਂਦਾ 
ਤਾਂ ਉਹ ਆਪਣੇ ਸਮੇ” ਦਾ ਵਾਰ£ ਸ਼ਹ ਹੁੰਦਾ" ਪਰ ਕੀ ਹਾਜਨੀਤਕ ਦਿ੍‌ਸ਼ਟੀਕੋਣ ਨੂੰ ਦਰਸ'ਉਣ 
ਵਾਲਾ ਸਾਹਿੱਤ ਹੀ ਮਹਾਨ ਹੈ ? ਕੀ ਸਾਹਿੱਤ ਤੇ ਰਾਜਨੀ=ੀ ਵੱਖੋ ਵੱਖ ਚੀਜ਼ਾ ਨਹੀ” ? ਅਕਤੂਬਰ __ 

' ਇਨਕਲਾਬ ਤੋ“ ਪਿਛੋ ਗੋਰਕੀ ਨੇ ਇਕ ਪਹਚੇ ਦੇ ਸੰਪਾਦਨ ਦੀ ਜਿੰਮੇਵਾਰੀ ਸੰਭਾਲੀ । ਉਸ ਵਿਚ 
ਉਘੇ ਪੱਛਮੀ ਲੇਖਕਾਂ ਨੂੰ ਲਿਖਣ ਲਈ ਸੱਦ ਦੇ'ਦਿਆਂ ਹੋਇਆਂ ਉਸ ਨੇ ਜੋ ਪੱਤਰ #ਲਖੇ, ਉਨ੍ਹਾਂ 
ਤੋਂ ਉਸਦੇ ਵਿਚਾਰ ਪਰਗਟ ਰੂਪ ਵਿਚ ਸਾਣੇ ਸਾਹਮਣੇ ਆਉ”ਦੇ ਹਨ । ਬਰਨਾਰਡ ਸ਼ਾਅ ਨੂੰ ਉਸ ੮ 
ਨੇ ਲਿਖਿਆ, ''ਰਿਸਾਲਾ ਗ਼ੈਹ ਸਿਆਸੀ ਹੈ'' । 8੬7 2੯੮3੬ ਨੂੰ ਲਿਖਿਆ,''ਰਿਸਲਾ 
ਅਨਿੰਨ ਤੌਰ ਤੇ ਕਲਾ ਤੇ ਵਿਗਿਆਨ ਦੇ ਪੁਸ਼ਨਾਂ ਨੂੰ ਹੀ ਵਿਚਾਰ ਅਧੀਨ ਲਿਆਉਂਦਾ ਹੈ ਅਤੇ 
ਇਸਦਾ ਰਾਜਨੀਤੀ ਨਾਲ ਕੌਟੀ ਸਬੈਧ ਨਹੀ ।' ਕਹਿਸਟੋਫਰ ਕ੨'ਤਵੈਲ ਤੇ ਰਾਲਫ ਫਾਕਸ ਨੇ 
ਕਾਰਲ ਮਾਰਕਸ ਦੇ ਸਟਾਈਲ ਨੂੰ ਨਮੂਨੇ ਦੇ ਤੌਰ ਤੇ ਪ੍ਰਜਤੁਤ ਕੀਤਾ ਹੈ ਪਰ ਗੋਟਕੀ ਨੇ, ਜੋ ਪਹਿਲਾਂ 
ਕਲਾਕਾਰ ਸੀ ਤੇ ਫੇਰ ਕੁਝ ਹੋਰ, ਫਲਾਬੇਅਰ ਨੂੰ ਆਪਣਾ ਆਦਰਸ਼ ਮਿਥਿਆ ਹੈ । ਗੋਰਕੀ ਲਿਖਦਾ. 
ਹੈ,“'ਜੇ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਕਿਹੜ' ਲੇਖਕ ਮੋਰਾ ਆਦਰਸ਼ ਹੈ, ਤਾਂ ਇਹ ਬਹੁਤ _ 
ਗੁਸਤਾਖਾਨਾ ਤੇ ਲੱਜਿਆ ਰਹਿਤ ਹੈ, ਫਲਾਬੇਅਟ ਵਾਂਗ ਲਿਖਣਾ ਤੇ ਬਸ ।' ਅਜਿਹਾ ਕਹਿਣ ਦੀ 
ਜੁਰਅਤ ਉਹੋ ਲੇਖਕ ਕਰ ਸਕਦਾ ਹੈ, ਜਿਹੜਾ ਕਲਾ ਨੂੰ ਕਲਾ ਦੇ ਪੱਖ ਤੋ ਪਰਖਣ ਦਾ ਹਾਮੀ 
ਹੋਵੇ ਨਾ ਕਿ ਕਲਾ ਨੂੰ ਰਾਜਨੀਤੀ ਦੇ ਪੱਖ ਤੋ" ! 
ਸਾਹਿਤ ਨੂੰ ਸੈਕਟ ਮੁਕਤ ਕਰ'ਉਣ ਲਈ ਸਿਰਜਣਾ ਤੇ ਆਲੋਚਨਾ, ਦੋਹਾਂ ਖੇਤਰਾਂ ਵਿਚ 

ਨਵੀਆਂ ਲੀਹਾਂ ਤੌਰਨ ਦੀ ਲੋੜ ਹੈ । 


“ਸਾਹਿਤ ਤੇ ਸ਼ਰੈਣੀ'' ਦੇ ਵਿਸ਼ੇ ਬਾਰੇ ਸੁ: ਪ੍ਰੀਤਮ ਸਿੰਘ ਦੇ ਵਿਚਾਰਾਂ 

ਸਹਿਮਤ ਨਾਲ ਹੋ ਸਕਣਾ ਸੰਭਵ ਨਹ)" ਪਰ । ਅਸੀ" ਇਸ ਬਹਿਸ ਨੂੰ ਅੱਗੇ 

ਤੋਰਨਾ ਚਾਹਾਂਗੇ । ਇਸ ਲ£) ਇਸ ਵਿਸ਼ੈ ਉਪਰ ਹੌਰ ਲਿਖਤਾਂ ਲਈ 

ਨਿਮੰਤਰਣ ਹੈ । 'ਸਿਰਜਣਾ' ਆਪਣੇ ਵਿਚ'ਰ ਮਗਰੋ" ਪ੍ਰਸਤੁਤ ਕਰੇਗਾ । ਵਾ 
--ਸੰਪਾਦਕ 


86 ਸਿਰਜਣਾ 


ਕਲ” 


ਕੇਲਾ" 


ਅਮਰਜੀਤ ਸਿੰਘ 
ਪ੍ਰਗਤਿਵਾਦ ਤੇ ਆਧੁਨਿਕਤਾ 


(ਇਕ ਸਾਹਿਤ ਦੇ ਵਿਦਿਆਰਥੀ ਨੇ ਕਰਝ ਸੁਆਲ ਭੇਜੇ ਸਨ ਉਨ੍ਹਾਂ ਬਾਰੇ ਸੰਖੇਪ ਜਿਹੇ 


- _ਉੱਤਰਾਂ ਦਾ ਵੇਰਵਾ ਤੁਹਾਡੇ ਸਾਹਮਣੇ ਹੈ ।) 
ਪ੍ਸ਼ਨ :--ਕੀ ਨਵੇ' “ਵਾਦ” ਸਿਰਫ ਇਮ ਲਈ ਧਿਆਨ ਖਿੱਚਣ ਵਿਚ ਸਫਲ ਹੋਏ ਹਨ ਕਿ 


ਉਨ੍ਹਾਂ ਨੇ ਆਪਣਾ ਢੋਲ ਕੁਝ ਵਧੇਰੇ ਹੀ ਪਿਟਿਆ ਹੈ ? 


ਉੱਤਰ :--ਸ਼ਾਇਦ ਇਹ ਗੱਲ ਏਵੇ“ ਨਹੀ” । ਕਿਉਕਿ ਧਿਆਨ ਤਾਂ ਹੀ ਖਿਚਿਆ ਜਾਂਦਾ ਹੈ 


੬ 


੍੍‌ 


ਵ 


( 


ਜਦੋ ਅਚੇਤ ਜਾਂ ਅਰਧ-ਚੇਤਨ ਰੂਪ ਵਿੱਚ ੩੫]66₹6 60001000੪ ਉਤਪੈਨ 
ਹੋ ਚੁਕੀਆਂ ਹੋਣ । ਤੇ ਇਹ ਰੁਚੀਆਂ ਨਵੀਅ' ਬਦਲੀਆਂ ਸਥਿਤੀਆਂ ਵਿੱਚ ਭਲੀ ਭਾਂਤ 
ਹੀ ਖੈਦਾ ਹੋ ਚੁਕੀਆਂ ਸਨ । 


ਪ੍ਰਸ਼ਨ :--ਕੀ ਇਨ੍ਹਾਂ ਨਵੇ“ ''ਵਾਦੀਆਂ'' ਕੋਲ ਕਲਾ ਕੌਸ਼ਲਤਾ ਤੇ ਸਾਰਥਕ ਵਿਚਾਰ ਪ੍ਰਬੈਧ 


ਨਹੀ” ? 


ਉੱਤਰ :--ਇਸ ਤਰ੍ਹਾਂ ਕਹਿਣਾ ਇਕ _ਅਵੇਸਲਾਪਨ !ਵਖਾਣ ਹੋਵੇਗਾ । ਜੇ ਨਵੀਆਂ ਰੁਚੀਆਂ 


ਹੱਦ ਵਿਚ ਆਈਆਂ ਹਨ ਤਾਂ ਜਲਦੀ ਜਾਂ ਪਿਛੋਂ ਉਸਦੀ ਕਲਾ-ਕੌਸ਼ਲ ਅਭਿਵਿਅਜਣਾ 
ਲਈ ਕਲ'ਕਾਰ ਵੀ ਉਭਰ ਕੇ ਸਾਡੇ ੧'ਹਮਣੇ ਆ ਜਾਣਗੇ । 

ਜਿਥੋ ਤਕ ਸਾਰਥਕ ਵਿਚਾਰ ਪ੍ਰਬੈਧ ਦ' ਸਥੋਧ ਹੈ ਏਸ ਮਸਲੇ ਤੇ ਸਿਰਫ ਇਹੋ 
ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਕਲਾਕਾਰਾਂ ਦੀ ਨਿਰਾਸ਼ਾ, ਨਿਰਾਰਥਕਤਾ ਬੋਧ 
(8੪086 0$ 0੩੦1੦83॥658) ਆਦਿ ਇਕ ਨਿਪੁਂਸਿਕ ਪ੍ਰੋਟੈਸਟ ਦਾ ਰੂਪ ਹੀ ਹਨ 
ਜਿਹੜਾ ਭੈਬਲ ਭੂ!ਸਿਆਂ ਵਿਚ ਪਿਆ ਬੇਬੱਸ ਹੋ ਕੇ ਰਹਿ ਜਾਂਦਾ ਹੈ ਜਾਂ ਬਕੜਵਾਹ- 
ਵਾਵੇਲਾ ਮਚਾਂਦਾ ਹੈ ਜਾਂ ਆਪਣੀ ਹੋਦ ਬਾਰੇ ਅਤਿ-ਚੇਤਨ ਹੋ ਸਵੈ-ਕੇਂ ਦ੍ਰਿਤ ਹ 
ਜਾਂਦਾ ਹੈ (ਜਗਤਾਰ) ਜਾਂ ਫਿਰ ਇਸ ਸਾਰੇ ਸੌਸਾਰ _ਦੀ ਕਠੋਰਤਾ 
ਬਾਰੇ ਦਾਰਸ਼ਨਿਕਾਂ ਵਾਂਗ ਉਚਾਰਨ ਕਰਦਾ ਹੈ (ਨੇਕੀ) ਤੇ ਇਸ ਤਰ੍ਹਾਂ ਸਫੇਟਸ ਕੋ 
(86860 00੦) ਦਾ ਅਨੁਯਈ ਸਿੱਧ ਹੁੰਦ' ਹੈ । ਇਸ ਲਈ ਜਸਬੀਰ ਆਹਲੂ- 
ਵਾਲੀਆ ਦੇ ਪ੍ਗਤਿਵਾਦ-ਵਿਰੋਧ ਤੋ ਲੈ ਕੇ ਸੁਰਿਦਰ ਗਿੱਲ ਦੇ ਸੀਮਤ ਤੇ ਅਰਧ- 
ਆਧੁਨਿਕ ਪ੍ਰੈਟੈਸਟ ਤਕ ਸਾਰੇ ਕਲਾਕਾਰ ਕਿਸੇ ਨਾਂ ਕਿਸੇ ਵਿਚਾਰ ਪ੍ਰਬੈਧ ਨਾਲ ਜੁੜੇ 
ਹੋਏ ਹਨ । 


8? 


ਪਸ਼ਨ :-=ਤੀ ਉਹ ਲੌਕ ਜਿਹੜੇ ਇਨ੍ਹਾਂ 'ਵਾਦਾਂ" ਨੂੰ ਲੈ ਕੇ ਚੱਤੇ ਸਨ ਉਨ੍ਹਾਂ ਦੀ ਚੁਪ ਤੌ” ਇਹ 


ਉੱਤਰ 


ਸਮਝਿਆ ਜਾਏ ਕਿ ਉਹ ਲੋਕ ਢੇਟੀ ਢਾਹ ਗਏ ਹਨ ਉਂ 

:--ਇਹ ਇਸ ਲਈ ਉਤਪੰਨ ਹੋਇਆ ਹੈ ਕਿਉ ਕਿ ਪ੍ਰਗਤਿਵਾਦ। ਇਸ ਖੁਸ਼ਫਹਿਮੀ ਵਿਚ 
ਹਨ ਕਿ ਇਹਨਾਂ ਇੱਕੇ ਦੁਕੇ ਲੋਕਾਂ ਦੇ ਚੁਪ ਕਰ ਜਾਣ ਨਾਲ ਜਾਂ ਸਾਹਿਤ ਖੇਤਰ 
ਵਿਚੋਂ ਨਿਕਲ ਜਾਣ ਨਾਲ ਉਹ 00ਮ੍660₹੦ 0004104003 ਅਲੋਪ ਹੋਂ ਗਈਆਂ 
ਹਨ ਜਿਨ੍ਹਾਂ ਸਦਕਾ ਇਹ ਰੁਚੀਆਂ ਉਤਪੈਨ ਹੋਈਆਂ ਹਨ ! ਸਗੋ 1962 ਤੋਂ ਪਿਛੋ' 
ਆਧੁਨਿਕਤਾ ਦੀ ਨੁਹਾਰ ਹੋਰ ਵ ਸਪਸ਼ਟ ਹੋ£) ਹੈ ਤੇ ਏਸ ਲਹਿਰ ਨੇ ਆਪਣੀ 
ਥਾਂ ਬਣਾ ਲਈ ਹੈ ਜਿਸ ਨੂੰ ਅਖੋਂ ਉਹਲੇ ਕਰਨਾ ਬਿੱਲੀ ਵੇਖਕ ਕਬ੍ਰਤਰ ਵ'ਗ ਅੱਖਾਂ 
ਮੀਟਣ ਵਲੀ ਗੱਲ ਬਣੇਗੀ । 


ਪ੍ਰਸ਼ਨ:-ਪ੍ਰਗਤਿਵਾਦੀ ਲਹਿਰ ਦੀ ਸਿਥਲਤਾ ਦੇ ਕਾਰਨ ਕੀ ਹਨ £ 


ਉੱਤਰ:--ਸਿਥਲਤਾ ਟਿਸ ਕਰਕੇ ਹੈ ਕਿ ਪ੍ਰਗਤੀਵਾਦੀ ਲਹਿਰ ਆਪਣੇ ਪਿਛਲੇ ਰੂਪ _ਵਿਚ 


ਆਪਣੀਆਂ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਚੁ੨) ਹੈ । ਆਂਦਰਸ਼-ਵ'ਦੀ ਪੁਠ 
ਵਾਲਾ ਆਸ਼ਾਵਾਦੀ ਸਾਹਿਤ ਅੱਜ ਦੇ ਬਦਲੇ ਵਾੜਾਵਰਣ ਵਿਚ ਕੁਝ ਝ੍ਰਠਾ ਝੂਠਾ ਜਾਪਦਾ 
ਹੈ। ਸੁਤੰਤਰਤਾ ਸੰਗਰਾਮ ਵਾਲਾ ਉਭਾਨ ਉਤਸਾਹ ਬਦਲੇ ਵਾਤਾਵਟਣ ਵਿਚ 
ਝੂਠ ਬਲਣ ਵਾਂਗ ਜਾਪਦਾ ਹੈ । ਸਮਾਜਵਾਦੀ ਲੰਹਰ ਨੂੰ ਨਿਵਾਣ ਵਿਚੋ ਕੱਢ ਕੇਂ 
ਉਭਾਰ ਵਲ ਲਿਜਾਣ ਲਈ ਮਨ-ਇੱਡਤ ਆਸ਼ਾਵਾਦ ਨਹੀ ਸਗੋ ਨਿਗਰ ਤੇ ਪੱਤੇ ਪੈਰੀ” 
ਟੋਰਨ ਵਾਲਾ ਯਥਾਰਥਵਾਦ _ਹੌਣਾ ਚਾਹੀਦਾ ਹੈ ਜਿਹੜ' ਸਾਨੂੰ ਅਗੇ" ਲਦੀ ਗਾਈਡ 
ਕਰ ਸਕੇ ਨਾ ਕਿ ਸਵੈ-ਕੇ'ਦਿ੍‌ਤ ਯੂਟੋਪੀਆ ਤੇ ਇਨਕਲਾਬ ਦੇ ਉਹ ਸੁਪਨੇ ਜਿਸ 
ਇਨਕਲਾਬ ਦੀਆਂ ਸੰਭ ਵਨ'ਵਾਂ ਅਜੇ ਬਹੁਤ ਮਧਮ ਹਨ । 


ਪੁਸ਼ਨ :--ਕੀ ਪ੍ਰਯੋਗਵਾ ਦੀਆਂ ਜਾਂ ਹੌਰ ਵਾਦੀਆਂ ਦੇ ਖੜਕੇ ਦਤਕੇ ਨਾਲ ਪ੍ਰਜਤਿਵਾਦ) ਸਹਿਮ 


ਰਏ ਹਨ? ਜੇ ਅਜੇਹਾ ਹੈ ਤਾਂ ਫਿਰ ਉਹਨਾਂ ਦਾ ਆਪਣੇ ਵਿਚ'ਰ' ਦੀ ਸਚਾਈ 
ਤੋ ਨਾ ਡੋਲਣ ਦਾ ਕੀ ਅਰਥ ਰਹਿ ਜਾਂਦਾ ਹੈ £ 


%ਵਰ:--ਆਪਣੇ ਵਿਚਾਰਾਂ ਦੀ ਸਚਾਈ ਤੇ ਵਿਸ਼ਵਾਸ਼ ਦਾ ਨਾਂ ਡੋਲਣਾ ਉਹਨਾਂ ਦੀ ਸਿਧਾਂਤਕ 


ਦਿੜਤਾ ਨੂੰ ਦਰਸਾਂਦਾ ਹੈ ਪਰ ਖੜਕੇ ਦੜਕੇ ਸਾਹਮਣੇ ਸਹਿਮ ਜਾਣ ਦਾ ਭਾਵ ਇਹ 
ਹੈ ਕਿ ਉਹ ਹਾਲਤ ਦੀ ਚਾਲ ਨੂੰ ਨਹੀ" ਪਛਾਣ ਸਕੇਂ ਤੇ ਉਹਨਾਂ ਸਥਿਤੀਆਂ ਵਲੋ” 
ਇਕਲਵਾਂਜੇ ਗੰਹ ਗਏ ਹਨ ਜਿਹਨਾਂ ਕਾਰਨ ਇਹ ਖੜਕ' ਦੜਕਾ ਹੋਇਆ ਹੈ। 
ਜਾਂ ਇਸ ਤਰ੍ਹਾਂ ਵੀ ਹਕਹਾ ਜਾ ਸਕਦਾ ਹੈ ਕਿ ਰਾਜਨੀਤਕ-ਸਿਧਾਂਤਕ ਖੇਤਰ ਵਿਚ 
ਤਾਂ ਉਹਨਾਂ ਨੇ ਪਰਗਤਿਵਾਦ ਦੇ ਝ“ ਜਾਣ ਨੂੰ ਪਛਾਣ ਲਿਆ ਸੀ ਪਰ ਸ'ਹਿਤੱਕ ਖੇਤਰ 
ਵਿਚ ਏਸ ਕਾਰਨ ਨਵੇ ਤਜਰਬੇ ਤੇ ਨਵੀ ਲੀਹ ਦੀ ਲੌੜ ਨੂੰ ਉਹਨਾਂ ਮਹਿਸੂਸ 
ਨਹੀ ਸੀ ਕੀਤਾ । 


ਪ੍ਰਸ਼ਨ: --ਸਥਾਪਤ ਪ੍ਰਗਤਿਵਾਦੀਆਂ ਤੌ” ਨਿਰਾਸਤਾ ਸਿਰਫ ਇਸ ਲਈ ਪਰਗਟ ਕੀਤੀ ਗਈ ਕਿ 


89 


ਆਧੁਨਿਕਤਾ ਦਾ ਢਡਰ' ਬਹੁਤਾ ਪਿਟਿਆ [ਗਿਆ ਜਾਂ ਇਹਦੇ ਪਿਛੇ ਕੌਈ ਹੋਰ ਕਾਰਨ 
ਵੀ ਹਨ ? 


ਜਿਚਚਟ੍ 


੯੦੮ 


(੫ 


ਪਗ” 


ਉਤਰ:--ਇਹ ਸੁਆਲ ਏਨਾ ਸਿਧਾ ਸਾਦਾ ਨਹੀ ਕਿ ਇਹਦੇ ਬਾਰੇ ਦੌ-ਟਕ ਨਿਰਨਾ ਕੀਤ' 


4 


੯8 


ਪ੍ਰਸ਼ਨ 


ਖ 


ਉੱਤਰ :--ਮੈ" ਏਸ ਗਲ ਨਾਲ ਸਹਿਮਤ ਨਹੀ` ਕਿਉਕਿ ਜੇ ਅਜੇਹਾ 


ਲਾ 


ਇਕ ਵਿਸਤ੍ਰਿਤ ਨਿਬੋਧ ਪ੍ਰਕਾਸਡ ਕ)ਤਾ ਜਾਵੇਗਾ । 


ਜਾ ਸਕੇ । ਸਥਾਪਤ ਪ੍ਰਗਤਿਵਾਦੀਆਂ ਤੋ _ਨਿਰਾਸਤਾ ਇਹਨਾਂ ਕਾਰਨਾਂ ਕਰਕੇ ਹੌ 
ਸਕਦੀ ਹੈ :-- 


1. ਪ੍ਰਗਭਿਵਾਦੀਆਂ ਦੀ ਸਿਥਲਤਾ; 
£. ਨਵਾਂ 30308 ਸਾਹਮਣੇ ਨਾ ਹੋਣ ਕਾਰਨ ਏਸ 1010॥੩0 ਦੀ ਨੁਹਾਰ 
ਪ੍ਯੋਗਵਾਦੀ ਆਂ ਤੇ ਆਧੁਨਿਕਤਾ-ਵਾਦੀਆਂ ਦੀਆਂ ਗੱਲਾਂ ਵਿਚ ਝਲਕਦੀ 

ਜਾਪੀ । ਪਰ ਇਹਦੀ ਸਹੀ ਨੁਹਾਰ ਕਿਹੋ ਜਹੀ ਹੋਵੇ ਇਹਦੇ ਬਾਰੇ _ਉਹ 
ਸਪਸ਼ਟ ਨਹੀ' ਸਨ । 

8. ਆਧੁਨਿਕਤਾ-ਵਾਦੀਆਂ ਦੀ ਆਲੋਚਨਾ ਪਟਪਤ ਦੇ ਮਕੈਨਕੀ-ਪ੍ਰਗੰਤਵਾਦੀ 
ਦ੍ਰਿਸ਼ਟੀਕੋਣ ਤੋ" ਕੀਤੀ ਗਈ । ਇਸ ਲਈ ਨਵੇ“ ਸੈਦਰਭ ਵਿਚ ਪ੍ਗਤਿ- 
ਵਾਦ ਵਿਚ ਕਿਹੜੇ ਨਵੇ' ਅੰਖਾਂ ਦੀ ਲੌੜ ਸੀ ਜਾਂ ਨਵੀਆਂ ਸਥਿਤੀਆਂ 
ਵਿਚ ਪ੍ਰਗਤਿਵਾਦ ਵਿਚ ਕਿਹੜੇ ਤੱਥ ਪ੍ਰਵੇਸ਼ ਕਰਨਗੇ-- ਇਹਦਾ ਕੋਈ 
ਸਪਸ਼ਟ ਉੱਤਰ ਉਹਨਾਂ ਕੌਲ ਨਹੀ” ਸੀ । 


!:--ਇਹ ਕਿਥੋ” ਤਕ ਠੀਕ ਹੈ ।ਕ ਮਹ'ਨ ਸਮਿਆਂ ਵਿਚ ਹੀ ਮਹਾਨ ਕਲ' ਦੀ ਸਿਰਜਣਾ 


ਹੁੰਦੀ ਹੈ ਤੇ ਮਹਾਨ ਕਲਾਕਾਰ ਜਨਮ ਲੈਦੇ ਹਨ ? 

ਹੁੰਦਾ ਤਾਂ ਪੰਜਾਬ 
ਘਟ ਤੋਂ ਘਟ ਗਦਰ ਲਹਹਰ, ਸੁਤੋਤਰਤਾ ਲਹਰ ਦਾ ਕੋਈ ਮਹਾਨ ਕਲਾਕਾਰ 
ਪੈਦਾ ਕਰਦਾ ਪਰ ਅਜੇਹਾ ਨਹੀ” ਹੋਇਆ ਸਗੋ” ਵਾਰਸ ਵਰਗ ਕਲਾਕਾਰ ਮੁਗਲਾਂ 
ਦੋ ਪਤਨ-ਕਾਲ ਦੀ ਉਪਹ ਹੈ । ਇਹਦਾ ਭਾਵ ।ਏਹ ਹੋਇਆ ਕਿ ਮਹਾਨ ਸਸੇ' 
ਮਹਾਨ _ਕਲਾ _ਜਾਂ ਮਹਾਨ ਕਲਾਕਾਰ _ਨੂੰ ਜਨਮ ਨਹੀ _ ਦੇੱਢੇ 
ਸਗੋ" ਇਸ ਤੋ ਉਲਟ ਮਹਾਨ ਕਲਾਕ'ਰ ਹੀ ਮਹਾਨ ਕਲਾ ਨੂੰ ਜਨਮ ਦੇਦੇ ਹਨ 
ਭਾਵੇ ਉਹ ਮਹਾਨ ਸਮਿਆਂ ਵਿਚ ਪੈਦਾ ਹੋਣ ਜਾਂ ਨਿਗੂਣੇ ਸਮਿਆਂ ਵਿਚ । ਇਸ 
ਲਈ ਪ੍ਰਗਤਿਵਾਦੀਆਂ ਨੂੰ ਝਉ' ਗਈ ਪ੍ਰਗਤਿਵਾਦੀ ਲਹਰ ਦਾ ਖਿਆਲ ਛਡ ਕੇ ਡੇ 
ਮਹਾਨ ਸਮੋ ਦੇ ਆਉਣ ਦੀ ਉਡੀਕ ਨਾ ਕਰਦੇ ਹੋਏ ਆਪਣੀ ਕਲਾ-ਸਮਰਥਾ ਨੂੰ 
ਵਧਾ ਕੇ ਚੈਗੀ ਕਲਾ-ਰਚਨਾ ਵਿਚ ਜ੍ਰੱਟ ਜਾਣਾ ਚਾਹੀਦਾ ਹੈ । 


ਰਲਕੇ ਦੇ << 


“ਸਾਹਿਤ ਦੈ ਵਿਦਿਆਰਥੀ” _ਨੇ ਪ੍ਰਗਤਿਵਾਦੀ _ਤੇ _ ਆਧੂਨਿਕ 
ਸਾਹਿਤ ਧਾਰਾਵਾਂ ਨਾਲ ਸਥੈਹਤ ਅਤਿਐਤ ਮਹਤਵਪੂਰਨ ਪ੍ਰਸ਼ਨ ਪੁੱਛੇ ਹਨ, 
ਪਰ ਸਾਡੀ ਜਾਚੇ ਪ੍ਰੌ ਫੈਜਰ ਅਮਰਜੀਤ ਸਿੰਘ ਪਸ਼੭ਾਂ ਦੇ ਢੁ੨ਵ' ਉਤਰ ਨਹੀਂ” 
ਦੇ ਸਕੇ । 'ਸਾਹਿਤ ਦੇ ਵਿਦਿਆਰਥੀ' ਖੁਦ ਪ੍ਰੌਫੇਜਜ ਅਮਰਜੀਤ ਸਿੱਘ ਅਤੇ 
ਸਮਹ ਪਾਠਕਾਂ ਦੀ ਗਿਆਤ ਲਈ ਅਗਲੇ ਐਕ /ਵਚ ਇਹਨਾਂ ਪ੍ਰਸ਼ਨਾਂ ਬਾਰੇ 


ਸੰਪਾਦਕ 


69 


ਪੁਸਤਕ ਪੜਚੋਲ 
ਵਾਦ ਵਿਵਾਦ 


'ਵਾਦਵਿਵਾਦ' ਸੀ ਪ੍ਰੀਤਮ ਸਿਘ ਦੇ ਪੈਜ ਆਲੋਚਨਾਤ ਕ ਲੇਖਾਂ ਦਾ ਸੈਗ੍ਰਹਿ ਹੈ। 
ਇਹਨਾਂ ਰਾਹੀ ਲੇਖਕ ਨੇ ਮਾਰਕਸਵਾਦੀ ਆਲੌਚਨਾ-ਵਿਧੀ ਨੂੰ ਝੁਠਿਆਕੇ ਆਧੁਮ ਕਤਾਵਾਦੀ 
ਆਲੋਚਨਾ-ਵਿਧੀ ਨੂੰ ਸੇਸ਼ਟ ਸਾਬਤ ਕਤਨ ਦਾ ਯਤ5 ਕੱਤਾਂ ਹੈ । _ਫਿਸ ਯਤਨ ਰਾਹੀ" ਹੀ, ਉਸ 
ਅਨੁਸਾਰ, ਮਾਰਕਸਵ'ਦੀ ਆਲੌਚਨਾ-ਵਿਧੀ ਤੋ' ਉ ਤਸ ਹਿਤ ਹੁੰਦੇ ਆਲਚਨ'ਤਮਿਕ ਯਥਾਰਥਵ'ਦ 
ਦਾ ਖੈਡਣ ਹੋ ਜਾਂਦਾ ਹੈ ਅਤੇ ਆਧੁਨਿਕਤਾ ਦੀ ਅਵੱਸ਼ਕਤਾ ਸਥ ਪਤ ਹੋ ਜਾਂਦੀ ਹੈ। ਟਿਸ ਮੌਤਵ 
ਅਧੀਨ ਉਜਨੇ ਨਵੀ ਕਫਿਤ' ਤੇ ਅਰਬ-ਸੈਚਾਰ ਦੀ ਸਮ ੱਤਿਆ', “ਆਧੁਨਿਕਤਾ ਦਾ ਸੈਕਲਪ', 
'ਭੋਤਿਕ ਵਿਗਿਆਨ ਅਤੇ ਨਵੀ' ਕਵਿਤ'', 'ਮਾਟਕਜਵਾਦੀ ਆਲੋਚਨਾ ਦੀ ਉਣਤ'ਈ' ਅਤੇ 
/ਸਰਬ-ਵਿਆਪਕਤਾ' ਆਦਿਕ ਮਹੱਤਵ ਭਰਪੂਰ ਵਿਸ਼ਿਆਂ ਤੇ ਵਿਜਥਾਰ-ਪੂਰਬਕ ਲੇਖ ਲਿਖੇ ਹਨ 
ਅਤੇ ਆਪਣ ਵਿਚਾਰਾਂ ਦੀ ਪੁਸ਼ਟੀ ਲਈ ਮਾਰਕਜ, ਐੱਗਲਜ਼, ਲਤਿਨ, ਸਤਾਤਿਨ, ਮਾਉ-ਜ਼-ਤੰਗ 
ਜਾਰਜ ਲਰਕਾਰ, ਕਟਿਸਟਾਫਰ ਕ'ਡਵੈਲ ਅਤੇ ਹੋਰ ਅਨੇਕ ਵਿਚਾਰਵਾਨਾਂ ਅਤੇ ਸਹਿਤਕ ਆਲੋਚਕਾਂ 
ਦੀਆਂ ਲਿਖਤ' ਵਿਚੋਂ ਹਵ ਲੇ ਦਿੱਤੇ ਹਨ । ਸਮੁੱਚੇ ਤੌਰ ਤੇ ਉਸਦਾ ਯਤਨ ਵਡਿਆਉਣ ਯੋਗ ਤਾਂ 
ਜ਼ਰੂਰ ਹੈ ਪਰੈਤ੍ਰ ਇਹ ਵਿਕ ਤਰਸ-ਯੋਗ ਅਸਫਲਤਾ ਦਾ ਸ਼ਿਕਾਰ ਬਣ ਕੇ ਰਹਿ ਜਾਂਦਾ ਹੈ। 
ਇਸ ਅਸਫਲਤ' ਦੇ ਕਾਰਨ ਹਨ ਬੋਧਿਕ ਅਸਪੱਸ਼ਟਤਾ ਅਤੇ ਬੋਧਿਕ ਈਮਾਨਦਾਰੀ ਦੀ ਘਾਟ, 
ਅਤੇ ਇਹ ਦੋਨੋ ਕਾਰਨ ਸਾਰੀ ਪੁਸਤਕ ਵਿਚ ਉਸਦੀ ਆਲੌਚਨਾਤਮਿਕ ਦਿਸ਼ਟ) ਦ' ਕਿਤੇ 
ਵੀ ਪਿੱਛਾ ਨਹੀ” ਛੱਡਦੇ । 

ਪ੍ਰੀਤਮ ਸਿੰਘ ਦੇ ਵਿਚਾਰ ਵਿਚ ''ਮਾਟਕਜਵਾਦੀ ਦ੍ਰਿਸ਼ਟੀਕੋਨ ਅਨਾਰ ਸਮਾਜਕ 
ਚੇਤੇਕਤਾ, ਸਮਾਜ ਦੇ ਪਦਾਰਥਕ ਜੀਵਨ ਦਾ ਪ੍ਤੀਭਿੰਬ ਹੈ । ਸਮਾਜ ਦਾ ਪਦਾਰਥਕ ਜੀਵਨ ਸੌਮਾਂ 
ਹੈ ਜਿਸ ਵਿਚੋ” ਮ/ਨਮਿਕ ਜੀਵਨ ਫੁਟਦਾ ਹੈ । ਪਦਾਰਥਕ ਜੀਵਨ ਬਾਹਰਮ੍ਖੀ ਯਥਾਰਥ ਹੈ, 
ਜਿਹੜਾ ਕਿ ਮਨੁਖੀ ਇੱਛਾ ਤੋ“ ਸੁਤੈਤਰ ਵਿਦਮਾਨ ਹੈ । ਪਰ ਸਮਾਜ ਦਾ ਮਾਨਨਿਕ ਜੀਵਨ, 
ਇਸਦੇ ਸਮਾਜਿਕ ਵਿਚਾਰ, ਸਿਧਾਂਤ, ਧਰਮ, ਕਲਾਤਮਕ _ਤੇ ਦਾਰਸ਼ਨਿਕ ਦ੍ਿਸ਼ਟੀਕੋਨ ਇਸੇ 
ਬਾਹਰਮੁਖੀ ਯਥਾਰਥ ਦੇ ਪ੍ਰਤੀਬਿੰਬ ਹਨ 1 ਮਾਰਕਸਵਾਦੀ ਸਾਹਿੱਤ ਵਿਚ ਪਦਾਰਥਕ ਜੀਵਨ 
ਨੂੰ ਨੀਰ ਮੰਨਿਆ ਜਾਂਦਾ ਹੈ ਤੇ ਸੌਦਰਯ, ਕਲਾ ਅਤੇ ਸਾਹਿਤ ਆਦਿਕ ਨੂੰ ਉਸਾਰ ।' 

ਮਾਰਕਸਵਾਦੀ ਦਿ੍‌ਸ਼ਟੀਕੋਨ ਦੀ ਉਪਰੋਕਤ ਵਿਆਖਿਆ ਅਲਪ” -ਦ੍ਰਿਸ਼ਟੀ ਵਿਚੋੱ' 


00 `_ਜਿਚਜਾਣਾ 


੭ 
ਐ< 


ਉਜ ”= 


ਆ 


ਉਗਮੀ ਹੋਈ ਵਿਆਖਿਆ ਹੈ । ''ਨੀਂਹ' ਅਤੇ 'ਉਲਾਰ” ਮਾਰਕਸਵਾਦ ਦੋ ਦੋ ਮਹਤੱਵ ਭਰਪੂਰ 
ਸੀਰਸ਼ ਤਾਂ ਜਰੂਰ ਹਨ ਪਰੈਤ੍ਰ ਇਸਦੇ ਸਮੂਹਕ ਪਰਸੈਗ ਵਿਚ ਇਹਨਾਂ ਸੀਰਸ਼ਾਂ ਦੀ ਮਹੱਤਤਾ ਦੂਤਕ 
ਹੈ, ਪਰਾ$ਭਕ ਨਹੀਂ । ਕਿਸੇ ਵੀ ਦਾਰਸ[ ਕਤਾ ਦੇ ਖੇਤਰ ਵਿਚ ਜਦੋ" ਦੂਤਕ _ਸੀਰਸ਼ਾਂ ਨੂੰ 
ਪਰਾੜੈਭਕ ਅਸਥਾਨ ਦੇ ਦਿਤਾ ਜਾਂਦਾ ਹੈ ਤਾਂ ਵਿਆਖਿਆ ਵਿਚ ਉਲਾਰ ਆ ਜਾਣਾ ਸੁਭਾਵਕ 
ਹੋ ਜਾਂਦਾ ਹੈ। ਇਹ ਉਲ'ਰ ਸਿੱਖ ਧਰਮ ਦੇ ਉਹਨਾਂ ਪ੍ਰਤੰਜਕ' ਦੇ ਦਿਚਾਰਾਂ ਵਿਚ ਤਾਂ ਬਹੁਤ 
ਹੀ ਪਰਤੱਖ ਹੈ ਜਿਹੜੇ ਇਸ ਧਰਮ ਨੂੰ ਮਨੁਖੀ ਭੁਰੱਪਣ ਦਾ ਸਾਰ ਮੰਨਦੇ ਹਨ ਪਰੈਤੂ ਇਹ 
ਭੁਲ ਜਾਂਦੇ ਹਨ ਤਿ ਮਨੁੱਖੀ ਭਰੱਪਣ ਦੇ ਉਦਾਲੇ ਪਰਮਾਤਮਾ ਦੇ ਪਿਤਾ ਪੁਰਖੀਪਣ ਦੀ 
ਚੁਗਾਠ ਸਮਾਨਤ' ਦੇ ਸੈਕਲਪ ਨੂੰ ਟਿਕ ਅਜੀਬ ਹ ਰੈਗਤ ਦੇ ਦਿੰਦੀ ਹੈ ਸੋ ਹਰ ਇਕ ਦ੍ਰਿਸ਼ਟੀ- 
ਕੋਣ ਦੀ ਠੀਕ ਸੂਝ `_ਲਈ ਇਹ ਜ਼ਰੂਰੀ ਹੈ ਕਿ ਉਸਦੇ ਪਰਾਰੈਭਕ ਸੀਰਸ਼ ਦੀ ਠੀਕ 
ਵਿਮਾਖਿਆ ਕੀਤੀ ਜਾਵੇ ਅਤੇ ਦੂਤਤ ਸੀਰਸ਼ਾਂ ਰਾਹੀਂ ਉਗਮਦੇ ਨਵੇ" ਆਕਾਰਾਂ ਨੂੰ ਪ੍ਰਰਾਰਭੇਕ 
ਸੀਰਸ਼ ਦੇ ਪ੍ਰਸੰਗ ਵਿਚ ਰਖਕੇ ਸਮ'ਝਆ ਜਾਵੇ । ਮਾਰਕਸਵਾਦ ਦੇ ਪੁਸੰਗ ਵਿਚ ਤਾਂ ਅਜਿਹੇ 
ਵਿਸ਼ਲੇਸ਼ਣ ਦੀ ਹੋਰ ਵੀ ਅਵੱਸ਼ਕਤਾ ਹੈ ਰਿਉ'ਤਿ ਇ.ਦੇ ਸਜ਼ਾ ਦੀ ਵਿਆਖਿਆ ਦਾ ਖੋਤਰ 
ਸੀਮਤ ਜਾਂ ਕਤਿਸਟਾਫਰ ਕਾਡਵੈਲ _ਅਨੁਾਰ ''ਬੈਦ ਦੁਨੀਆਂ” ਸਮਾਨ ਨਹੀਂ" ਸਗੋ` ਖੁੱਲਾ ਅਤੇ 
ਵਿਜ਼ਾਲ ਹੈ ਅਤੇ ਵੀਹਵੀ' ਸਦੀ ਵਿਚ ਵਿਗਿਆਨ ਅਤੇ ਮਨੋਵੀਗਿਆਨ ਦੇ ਖੇਤਰ ਵਿਚ ਉਜਾਗਰ 
ਨੋਈਆਂ ਨਵੀਆਂ ਖੋਜਾਂ ਇਸਦੇ ਬੁਨਿਆਦੀ ਤੱਤ ਨੂੰ ਝਠਲਾਉਣ ਦੀ ਥਾਂ ਇਮਨੂੰ ਨਵੇ ਆਕਾਰ 
ਅਤੇ ਵਿਸ਼ਾ5ਤਾ ਪਰਦਾਨ ਕਰਦੀਆਂ ਹਨ । 


ਮਾਰਕਜਵਾਦ ਦਾ ਪਤਾਰੰਭਕ ਸੀਰਜ਼ ਸਦਾ ਚਾਲ ਵਿਚ ਰਹਿਣ ਵਾਲਾ ਮਾਦਾ ਹੈ। ਮਾਢੇ 
ਦੇ ਸਦਾ ਚਾਲ ਵਿਚ ਰਹਿਣ ਕ'ਰਨ ਇਸ ਉਪਰ ਗੁਣਾਤਮਿਕ ਪ੍ਰਗਤਿ ਦੀ ਛਾਪ ਹੈ _ਗੁਣਾਤ- 
ਮਿਕ ਪ੍ਜਤਿ ਕਾਰਨ ਬ੍ਰਜਮੋਡ ਅਤੇ ਇਸ ਵਿਚ ਵਿਚਰਦੀਆਂ ਵਸਤੂਆਂ _ਵਿਚ ''ਬਣਨ'' 
ਦਾ ਗੁਣ ਪ੍ਰਧਾਨ ਹੈ । “ਬਣਨ'” ਦੇ ਗੁਣ ਦਾ ਇਹ ਹ ਭਾਵ ਨਹੀ ਕਿ ਬ੍ਰਹਿਮੇਡ ਅਤੇ ਇਸ ਵਿਚ 
ਵਿਚਰ ਰਹੀਆਂ ਵਸਤ੍ਰਆਂ ਵਿਚ “ ਹੋਣ” ਦਾ ਅਰ ਨਹੀੱ ਦੀ 1 ਦਰੀ ''ਬਣਨ” 
ਦਾ ਕਰਮ ਅਗੁਣ ਨਹੀ' ਹੁੰਦਾ । ਦਰਅਸਲ ' ਬਣਨ” ਦਾ ਕਰਮ “ ਹੋਣ” ਦੀ ਹੋਂਦ ਸਮੋ” 
ਹੀ ਆਪਣੇ ਆਪ ਨੂੰ ਦਿਸਟਮਾਣ ਕਤ ਸਕਦ' ਹੈ । ਮਾਦੇ ਵਿਚ ''ਬਣਨ'” ਦੀ ਪ੍ਰਧਾਨਤਾ ਹੋਣ 
ਦੋ ਬਾਵਜੂਦ ਇਹ ਕਦੇ ਵੀ ਕਲਪਤ ਨਹੀ” ਕੀਤ' ਜਾ ਸਕਤਾ ਕਿ ਕੜੇ ਬ੍ਰਹਿਮੰਡ ਮਾਦਾ- 
ਹੀਣ ਜਾਂ ਹੋਂਦ-ਹੀਣ ਹੋ ਜਾਵੇਗਾ ਕਿਤ੍'ਕਿ ਸਦਾ ਚਾਲ ਵਿਚ ਰਹਿਣ ਵਾਲੇ ਮਾਦੇ ਉਪਰ 
&00108068 ਦੇ ਮਾਦਾ ਬਣ ਜਾਣ ਦੀ ਸੰਭਾਵਨਾ ਦਾ ਸਦਾ ਤਣਾਓ ਰਹਿੰਦਾ ਹੈ । ਇਸ 
ਪ੍ਰਸੰਗ ਵਿਚ ਜਿਊਲੀਅਟ ਕਿਊਰੀ ਦਾ ਇਹ ਵਿਚਾਰ ਬੜ' ਮਹੱਤਵ ਭਟਪੂਰ ਹੈ ਕਿ ਬ੍ਰਹਿਮੰਡ 
ਦਾ ਪਰਧਾਨ ਗੁਣ ਇਕਸੁਰਤ' ਹੈ, ਪਰੰਤੂ ਇਹ ਇਕਸ ਰਤਾ ਆਪਣੇ ਵਿਹੌਧ ਦੀ ਸੰਭਵ ਹੋੱਦ 
ਕਾਰਨ ਹੀ ਦਿ੍‌ਸ਼ਟਮਾਣ ਹੁੰਦੀ ਹੈ । 
ਕਿਉ'ਕਿ ਗੁਣਾਤਮਿਕ ਪ੍ਰਗਤਿ ਬ੍ਰਹਿਮੰਡ ਰਾਹੀ” ਸਾਕਾਰ ਹੁੰਦੀ ਹੈ ਇਸ ਲਈ) 
ਵਿਤਿਹਾਸਕਤਾ _ਯਥਰਥ ਦਾ_ ਮੁੱਖ ਲੱਛਣ ਹੈ । ਇਤਿਹਾਸਵਾਂ੮) ਦਿ੍‌ਸ਼ਟੀਕੋਣ ਅਨੁਸਾਰ 
ਮਨੁੱਖੀ ਗਿਆਨ ਵਿਚ ਵੀ _ਇਤਿਹਾਸਕਤਾ ਦੀ ਗੂੰਜ ਹੈ। ਸੇ ਪੁਰਾਤਨ ਪਦਾਰਥਵਾਦ 
ਅਤੇ ਅਠਾਰਵੀ' ਸਦੀ ਦਾ ਅੰਤਰਮੁਖੀ ਆਦਰਸ਼ਵਾਦ...... ਗੱਲ ਕੀ ਇਤਿਹਾਸ ਵਿਚ ਆਉ'ਦੇ 


ਜਿਦ” 91 


ਸਾਰੇ ਦਿ੍‌ਸ਼ਟੀਕੋਣ......ਆਪਣੀ ਆਪਣੀ ਵਿਤ ਅਨੁਸਾਰ ਸਾਨੂੰ ਯਦਾਰਥ ਸਬੈਧੀ ਸੀਮਤ ਗਿਆਨ 
ਪੁਰਦਾਨ ਕਰਦੇ ਹਨ । ਇਹਨਾਂ ਸਾਰ ਦਿ੍‌ਸ਼ਟੀਕੋਣਾਂ ਦੀ ਵੱਡੀ ਘਾਟ ਇਹ ਹੈ ਕਿ ਇਹਨਾਂ ਦੇ 
ਸੀਰਸ਼ ''ਬੋਦ ਦੁਨੀਆ'' ਸਮਾਨ ਹਨ । ਪਦਾਰਥਵਾਦੀ ਦ੍ਰਿਸ਼ਟੀਕੌਣਾਂ ਵਿਚੋ" ਗੁਣਾਤਮਿਕ ਪ੍ਰਗਤਿ 
ਦਾ ਮੂਲ ਦਰ ਦ ਗਾਇਬ ਹੈ ਅਤੇ ਆਦਰਸ਼ਵ/ਦੀ ਦ੍ਰਿਸ਼ਟੀਕੋਣਾਂ ਦੀਆਂ ਜੜ੍ਹਾਂ ਯਥਾਰਥ ਵਿਚ 
ਨਹੀ । ਮਾਰਕਸਵਾਦ ਵਿਚ ਖਾਕੇ ਇਹਨਾਂ ਧਾਰਾਵਾ ਦਾ ਆਲੋਚਨਾਤਮਿਕ ਸੋਸ਼ਲੇਸਣ ਹੋ ਜਾਂਦਾ 
ਹੈ । ਕਿਉ ਕਿ ਸੰਸਲੋਸ਼ਣ ਦਾ ਪੱਧਰ ਪ੍ਰਸਤਾਵ ਅਤੇ ਇਸਦੇ ਵਿਰੋਧ ਦੇ ਪੱਧਰ ਨਾਲੋ“ ਉਚੇਰਾਂ 
ਹੁੰਦਾ ਹੈ ਇਸ ਲਈ ਮਾਰਕਸਵਾਦ ਦਾ ਪੱਧਰ ਇਤਿਹਾਸ ਵਿਚ ਆਉਂਦੇ ਸਾਰੇ ਦ੍ਰਿਸ਼ਟੀਕੌਣਾਂ ਦੇ 
ਪੱਧਰਾਂ ਨਾਲੋ“ ਉਚੇਰਾ ਹੈ । ਇਸੇ ਹੀ ਕਾਰਨ ਹੌਰ ਸਰੇ ਆਦਰਸ਼ਵਾਦੀ ਅਤੇ ਪਦਾਰਥਵਾਦੀ 
ਦ੍ਰਿਸ਼ਟੀਕੇਣਾਂ ਦੇ ਸੀਰਸ਼ਾਂ ਦੇ ਉਲਟ, ਮ'ਰਕਸਵਾਦ ਦੇ ਸੀਰਸ਼ ਖੁੱਲੋਂ ਅਤੇ ਵਿਸ਼ਾਲ ਹਨ ਅਤੇ 
ਉਹ ਆਪਣਾ ਬੁਨਿਆਦੀ ਤੱਤ ਝੁਠਲਾਉਣ ਤੋ ਬਿਨਾਂ ਆਪਣੇ ਆਪ ਵਿਚ ਨਵਾਂ ਵਿਸ਼ਾ ਸਮੇ 
ਸਕਦੇ ਹਨ ਅਤੇ ਨਵੇ' ਆਕਾਰ ਗ੍ਰਹਿਣ ਕਰ ਸਕਦੇ ਹਨ । ਮਿਸਾਲ ਦੇ ਤੌਰ ਤੇ ਅਈਨਸਟਾਈਨ 
ਦਾ ਸਾਪੈਖਤਾ ਦਾ ਸਿਧਾਂਤ ਅਤੇ ਨੀਲਜ਼ਬੋਹਰ ਅਤੇ ਹਾਈਜ਼ਨਬਰਗ ਦਾ ਅਨਿਸਚਤ' ਦਾ ਸਿਧਾਂਤ 
ਪ੍ਰੀਵਰਤਣਸ਼ੀਲ ਮਾਦੇ ਦੇ ਲੱਛਣਾਂ ਦੀ ਵਰਾਟ-ਪੱਧਰ ਅਤੇ ਵਾਮਨ-ਪੱਧਰ ਉੱਤੇ ਹੌਰ ਵੀ ਡੂੰਘੋਰੀ 
ਵਿਆਖਿਆ ਕਰ ਦਿੰਦੇ ਹਨ । ਸਾਪੇਖਤਾ ਦੇ ਸਿਧਾਂਤ ਦੀ ਵਿਆਖਿਆ ਦੇ ਆਧਾਰ ਤੇ ਸਦਾ ਚਾਲ 
ਵਿਚ ਰਹਿਣ ਵਾਲਾ ਮਾਦ' ਸਮੇਂ-ਸਥਾਨ ਦੇ ਪ੍ਰਹਵਰਤਣਸ਼ੀਲ ਪ੍ਰਬੋਧ ਦਾ ਰੂਪ ਅਖਤਿਆਰ ਕਰ 


ਲੈਦਾ ਹੈ ਅਤੇ ਅਨਿਸਚਤਾ ਦੇ ਸਿਧਾਂਤ ਦੇ ਆਧਾਰ ਤੇ ਉਸਰੀ ਹੋਈ ਵਿਆਖਿਆ ਸਾਨੂੰ ਮਾਂਦੇ ਦੀ 
ਨਿੱਕੀ ਤੋਂ` ਨਿੱਕੀ ਪੇਚੀਦਗੀ ਤੋ” ਜਾਣੂ ਕਰਵਾ ਦਿੰਦੀ ਹੈ। ਇਸ ਤਰ੍ਹਾਂ ਦੋਨੋ” ਸਿਧਾਂਤ ਮਾਦੇ ਦੇ 


ਦੰ ਦਾਤਮਿਕ ਲੱਛਣਾਂ --ਕਾਰਨਨਕਤਾ ਅਤੇ ਨਿਰਧਾਹਤਾ--ਨੂੰ ਨਵੇ ਆਕਾਰ ਬਖਸ਼ ਦਿੰਦੇ ਹਨ । 

ਪ੍ਰੀਤਮ ਸਿੰਘ ਆਪਣੀ ਬੌਧਿਕ ਅਸਪਸ਼ੱਟਤਾ ਕਾਰਨ ਯਥਾਰਥ ਅਤੇ ਉਸਦੀ ਕਾਰ- 
ਨਿਕਤਾ ਦੀ ਇਸ ਪੇਚੀਦਗੀ ਨੂੰ ਸਮਝਣ ਵਿਚ ਅਸਫਲ ਰਹਿੰਦਾ ਹੈ । ਉਸ ਅਨੁਜਾਰ ਸਾਪੇਖਤਾਂ 
ਅਤੇ ਅਨਿਸਚਤਾ ਦੇ ਸਿਧਾਂਤ ਕਾਰਨਿਕਤਾ ਦੇ ਸਿਧਾਂਤ ਨੂੰ ਝੁਠਲਾਉ'ਦੇ ਹਨ । ਇਸ ਤਰ੍ਹਾਂ ਕਰਕੇ 
ਉਹ ਦਿਹਨਾਂ ਸਿਧਾਂਤਾਂ ਦੇ ਵਿਸ਼ੇ ਨੂੰ ਉਲਟ ਪੁਲਟ ਹੀ ਨਹੀ" ਕਰਦ' ਸਗੋ" ਇਹਨਾਂ ਵਿਗਿਆਨਕ 
ਸਿਧਾਤਾਂ ਨੂੰ _ਅਧਿਆਤਮਿਕਤਾ-ਪ੍ਰਧਾਨ ਬਾਹਰਮੁਖੀ ਅਤੇ ਅੰਤਰਮੁਖੀ ਆਦਰਸ਼ਵਾਦ ਦੀਆਂ 
ਧਾਰਾਵਾਂ ਦੇ ਹੱਥਕੇਡੇ ਬਣਾ ਦਿੰਦਾ ਹੈ । 

ਦਰਅਸਲ ਸਾਪੇਖਤਾ ਅਤੇ ਅਨਿਸਚਤਾ ਦ' ਦਿਸ਼ਟਮਾਣ ਹੋਣਾ ਹੀ ਕਾਰਨਿਕਤਾ ਤੇ 
ਆਧਾਰਤ ਹੈ । ਦੋ ਵਿਅੱਕਤੀ ਅਤੇ ਘਟਨਾਵਾਂ ਸਮੇ ਅਤੇ ਸਥਾਨ ਦੀਆਂ ਸੀਮਾਵਾਂ ਦੇ ਅੰਦਰ ਅੰਦਰ 
ਹੀ ਇਕ ਦੂਸਰੇ ਪ੍ਰਤੀ ਸਾਪੇਖ ਹੁੰਦੇ ਹਨ । ਸਮਾਂ ਅਤੇ ਸਥਾਨ ਸਦਾ ਚਾਲ ਵਿਚ ਰਹਿਣ ਵਾਲੋਂ 
ਮਾਦੇ ਦੇ ਢੋ ਆਕਾਰ ਹਨ ਅਤੇ ਕਾਰਨ੍‌ਕਤਾ ਵਿਚੋ--ਮਾਦੇ ਦੇ ਸਦਾ ਚਾਲ ਵਿਚ ਹੋਣ ਵਿਚੋ“-- 
ਹੀ ਉਪਜਦੇ ਹਨ । ਇਸੇ ਤਰ੍ਹਾਂ ਇਕ ਲਘ੍ਰ--ਅਣੂ ਉਸ ਅਣੂ ਦੇ ਖੇਤਰ ਵਿਚ ਹੀ ਅਨਿਸਚਤਾਂ 
ਦਿਖਾ ਸਕਦਾ ਹੈ ਜਿਸ ਦੇ ਖੇਤਰ ਵਿਚ ਉਹ ਸਥਿੱਤ ਹੈ । ਆਈਨਸਟਾਈਨ ਦਾ ਵੀ ਕਾਰਨਿਕਤਾ 
ਵਿਚ ਦਿੜ ਵਿਸ਼ਵਾਸ਼ ਸੀ ਅਤੇ ਉਸਦਾ ਆਪਣੀ ਦ੍ਰਿਸ਼ਟੀ ਨੂੰ ਇਸ ਫਾਰਮੂਲੇ (0==002) 
ਰਾਹੀ' ਪ੍ਰਗਟ ਕਰਨਾ ਇਸ ਵਿਚਾਰ ਦੇ ਹੱਕ ਵਿਚ ਜਾਂਦਾ ਸੋਭ ਤੋੱ' ਵੱਡਾ ਪਰਮਾਣ ਹੈ । ਇਸੇ 
ਤਰ੍ਹਾਂ ਹਾਈਜ਼ਨਬਰਗ ਅਤੇ ਨੀਲਜ਼ਬੋਹਰ ਦਾ ਕਾਰਨਨਕਤਾ ਵਿਚ ਅਵਿਸ਼ਵਾਸ਼ ਕੁੱਝ ਸਮੇ' ਲਈ 


92 ਜਿਰਜਣਾ 


ਹਾੰ 


੦ 


ਹੀ ਸੀ ਅਤੇ ਹੁਣ ਦੋਨੋ" ਹੀ ਕਾਗਕਤ' ਦੇ ਅਨੁਆਈ ਬਣ ਗਏ ਹਨ । ਇਸ ਵਿਚ'ਰ ਦੀ 
ਪੁਸ਼ਟੀ ਲਈ ਨਲਜ਼ਬਹਰ ਦੇ ਪੁੱਸੱਧ ਲੇਖ 1)1560₹808 ਜ111 03821) 010 
10]068੧01021681 127011010੩ 30 &੧0000 _70₹816੩" ਦਾ ਹਵਾਲਾ ਦਿੱਤਾ 
ਜਾ ਸਕਦਾ ਹੈ ਜਿਸ ਵਿਚ ਉਸਨੇ ਸਪੱਸ਼ਟ ਸ਼ਬਦਾਂ ਵਿਚ ਲਿਖਿਮਾ ਹੈ ਕਿ-- 


“118 8030140102 2680163 03 0ਧ੩॥60॥) ॥1੯61187068 820 % 
80090] 2੦078415%000 01 010 ੮67 14੯੩1 06 68088130ਊੂ ,"' 

ਬਾਹਰਮੁਖੀ ਅਤੇ ਅੰਤਰਮੁਖੀ ਆਦਰਸ਼ਵਾਦੀ ਨਜ਼ਰੀਆਂ ਰਹੀ” ਕੀਤੀ ਹੋਈ ਸਾਪੇਖਤਾ 
ਅਤੇ ਅਨਿਸਚਤ' ਦੇ ਸਿਧ'ਤਾਂ ਦੀ ਵਿਆਖਿਆ ਪ੍ਰਂਤਮ ਸਿੰਪ ਨੂੰ ਸਾਪੇਖ ਮਨੁੱਖ ਦੇ ਮੈਕਲਪ ਦਾ 
ਸਮਰਥਕ ਬਣਾ ਦਿੰਦੀ ਹੈ । ਸਾਪੇਖ ਮਨੁੱਖ ਦਾ ਸਕੌਲਪ ਆਈਨਸਟਾਟੀਨ ਅਤੇ ਨੀਲਜ਼ਬੋਹਰ 
ਦੇ ਵਿਗਿਆਨਕ ਦਿਸ਼ਟੀਕੋਣਾਂ ਦਾ ਹੀ ਵਿਰੋਧ ਨਹੀ" ਕਰਦਾ ਸਗੋ ਆਪਣੇ ਆਪ ਵਿਚ ਇਕ 
ਭੁਲੇਖਾ ਹੈ। ਹੁਣ ਤੱਕ ਮਨੁੱਖੀ ਸਭਿੱਅਤਾ ਦ। ਉਤਪਤੀ ਅਤੇ ਇਸਦੇ ਵਿਕ'ਸ ਸਬੋਧੀ ਹੋ ਚੁਕੀਆਂ 
ਖੋਜਾਂ ਵਿਹ ਸਾਬਤ ਕਤਦੀਮਆਂ ਹਨ ਕਿ ਮਨੁੱਖ ਦਾ ਤੱਤ ਇਤਿਹਾਸਕ ਹੈ । ਇਤਹਾਸਕ ਮਨੁੱਖ 
ਵਿਚ ਸਾਪੇਖਤਾ ਦਾ ਅੰਜ਼ ਵੀ ਹੁੰਦਾ ਹੈ ਪ੍ਰੰਤੂ ਇਹ ਸਾਪੇਖ ਐਸ਼ ਇਤਿਹ ਸਕਤਾ ਦੀਆਂ ਸੀਮਾਵਾਂ 
ਦੇ ਅੰਦਰ ਰਹਿਕੇ ਹੀ ਉਜਾਗਰ ਹ੍ਰੰਦਾ ਹੈ ।ਇਜੇ ਕਾਰਨ ਅਧੁਨਿਕ ਮਨੁੱਖ ਭੂਤ ਦੇ ਮਨੁੱਖ ਨਾਲੋ” 
ਭਿੰਨ ਹੁੰਦਾ ਹੋਇਆ ਵੀ ਉਸ ਨਾਲ ਮਹੱਤਵ ਭਰਪੂਰ ਸਾਂਝ ਰੱਖਦ' ਹੈ । ਜੇ ਮਨੁੱਖ ਨੂੰ ਸਾਪੇਖ 
ਮੈਨ ਲਿਆ ਜਾਵੇ ਤ'ਂ ਇਹ ਵੀ ਮੈਨਣਾ ਪਵੇਗਾ ਕਿ ਆਧੁਨਿਕ ਮਨੁੱਖ ਦੀ ਭੂਤ ਦੇ ਮਨੁੱਖ ਨਾਲ 
ਕੋਈ ਸਾਂਝ ਨਹੀ` ਅਤੇ ਇਕ ਆਧੁਨਿਕ ਵਿਅੱਕਤੀ ਦੂਸਰੇ ਆਧੁਨਿਕ ਵਿਅੱਕਤੀ ਨ ਲੋ” 
ਨਿਰਪੇਖ ਢੌਗ ਨਾਲ ਟੁੱਟਆ ਹੈ । ਦਰ ਅਸਲ ਸਾਪੇਖ ਮਨੁੱਖ ਦ ਸੈਕਲਪ ਦਾ ਧਾਰਨੀ 
ਬਨਣਾ ਨਿਰਪੇਖ ਪਰਕਾਰ ਦੇ ਉਪ ਪਰਾਂਪਣ ਅਤੇ ਸਵੇ-ਓਪਰਾਪਣ ਦੇ ਸਮਰੱਥਕ ਬਣਨਾ ਹੈ । 
ਮਾਰਕ੭ਵਾਦ ਓਪਰ'ਪਣ ਅਤੇ ਸਵੰ-ਓਪਰ'ਪਣ ਵਿਚ ਵਿਸ਼ਵਾਸ਼ ਰੱਖਦਾ ਹੈ ਪ੍ਰੰਤੂ ਉਹ ਇਹਨਾਂ ਨੂੰ 
ਕਾਰਨਿਕਤਾ ਦੀਆਂ ਹੱਦਾਂ ਵਿਚ ਪ੍ਰਬਲ ਇਤਹ'ਸਿਕ ਲੱਛਣ ਮੌਨਦਾ ਹੈ, ਨਿਰਪਖ ਅਧਿਆਤਮਕ 
ਲੱਛਣ ਨਹੀ' । ਕਿਉਂ ਕਕ ਕਲਪਤ ਕੀਤ' ਸਾਪਖ ਮਨੁੱਖ ਨਿਟਪੇਖ ਓਪਰਾਪਣ ਅਤੇ ਸਵੈ= 
ਓਪਰਾਪਣ ਵਿਚ ਗ੍ਰਸਿਆ ਹੋਇਆ ਹੁੰਦਾ ਹੈ ਇਜ ਲਈ ਤ੍ਰੈਸਦੀ ਵਿਤਹਾਸ, ਸਭਿੱਆਚਾਰ ਅਤੇ 
ਬੋਲੀ ਨਾਲ ਵੀ ਕੋਟੀ ਸਾਂਝ ਨਹੀਂ' ਹੁੰਦੀ । ਬੋਲੀ ਨਾਲ ਵੀ ਕੋ£। ਸਾਂਝ ਨਾ _ਹੌਣ ਕਾਰਨ ਉਹ 
ਉਸ ਬੋਲੀ ਵਿਚ ਸਾਹਿਤਕ ਰਚਨਾ ਨਹੀ” ਰਚ ਸਕਦਾ ਜਿਹੜੀ ਬੋਲੀ ਉਸਦੇ ਦੇਸ਼ ਜਾਂ ਲੌਕਾਂ ਦੀ 
ਬੋਲੀ ਹੈ । ਇਸ ਵਿਸ਼ਲੇਸ਼ਣ ਅਨੁਸਾਰ ਜੇ ਸਾਪੇਖ ਮਨੁੱਖ ਨੇ ਕੋਈ ਸਾਹਿਤਕ ਰਚਨ! ਰਚਣ ਹੀ 
ਹੈ ਤਾਂ ਉਹ ਉਸਨੂੰ ਉਸ ਜ਼ਾਤੀ ਬੋਲੀ ਵਿਚ ਹੀ ਰਚ ਸਕਦਾ ਹੈ ਜਿਹੜੀ ਉਸਨੇ ਆਪ ਘੜੀ ਹੈ 
ਅਤੇ ਜਿਸਨੂੰ ਕੇਵਲ ਉਹ ਆਪ ਹੀ ਸਮਝ ਸਕਦਾ ਹੈ । ਗੱਲ ਕੀ ਕਲਪਤ ਕੀਤੇ ਹੋਏ ਸਾਪੇਖ 
ਵਿਅੱਕਤੀ ਦਾ ਸਭਿੱਮਚ ਰ-ਵਿਰੌਧੀ, ਲੋਕ-!ਵਰਧੀ, ਬੋਲੀ-ਵਿਰੋਧੀ ਅਤੇ ਸਾਹਿਤ-ਵਿਰੋਧੀ ਹੋਣਾ 
ਅਵੱਸ਼ਕ ਹੈ । 

ਸਵਾਲ ਪੈਦਾ ਹੁੰਦਾ ਹੈ ਕਿ ਕੀ ਆਧੁਨਿਕ ਮਨੁੱਖ ਵਿਚ ਇਹ ਸਾਰੇ ਢਾਹੂ ਲੱਛਣ ਹਨ £ 
ਪ੍ਰੀਤਮ ਸਿੰਘ ਇਸ ਵਿਸ਼ਲੇਸ਼ਣ ਵਿਚ ਨਹੀ' ਪੈ'ਦਾ ਸਗੋ' ਧਾਰਮਿਕ ਅਣਪੱੜ੍ਹਤਾ ਨਾਲ ਲਿਬੜਿਆ 


ਸਿਰਜਣਾ ਹਰੈ 


ਸਸਤਾ ਜਿਹਾ ਦਿ੍‌ਿਸ਼ਟੀਕੋਣ ਬਣਾ ਲੈਦਾ ਹੈ ਕਿ ਮਨੁੱਖ ਦੀ ਸਿਰਜਣਾਤਮਕ ਸ਼ਕਤੀ ਉਸਦੇ ਭੋਂ ਤਕ 
ਵਾਤਾਵਰਣ ਤੋਂ' ਪੂਰਨ ਤੌਰ ਤੇ ਆਸ਼'ਦ ਹੈ । ਇਸੇ ਦ੍ਰਿਸ਼ਟੀਕੇਣ ਦੀ ਰੌਂ ਵਿਚ ਵਹਿਕੇ ਪ੍ਰੀਤਮ ਸਿੰਘ 
ਨੇ ਆਪਣਾ ਸਰਬ-ਵਿਆਪਕਤਾ ਵਾਲਾ ਲੋਖ ਲਿਖਿਆ ਹੈ । ਵਿਗਿਆਨਕ ਮਨੋਵਿਗਿਆਨ 
ਅਨੁਸਾਰ ਸਿਰਜਣਾਤਮਿਕ ਸ਼ਕਤੀ ਅਨਨੂਕ੍ਰਲਿਤ ਅਤੇ ਅਨੁਕੂਲਿਤ ਪ੍ਰਤਿਵਰਤਾਂ ਰਾਹੀ ਮਨੁੱਖੀ 
ਮਨ ਦੇ ਦੂਜੇ ਸੈਕੇਤਕ-ਪ੍ਰਬੰਧ ਤੇ ਉਤਪਨ ਹੌਣ ਵਾਲਾ ਲੱਛਣ ਹੈ । ਇਸ ਲੱਛਣ ਕਰਨ ਸਮੁੱਚੇ 
ਮਨੁੱਖੀ ਮਨ ਦਾ ਪੱਧਰ ਪ੍ਰਕਿਰਤੀ ਦੇ ਪੱਧਰ ਤੌ” ਉਚੇਰਾ ਹੋ ਜਾਂਦਾ ਹੈ । ਨਤੀਜੇ ਵਜੋ” ਮਨੁੱਖ ਦਾ 
ਡੌਤਿਕ ਵਾਤ ਵਰਣ ਨਾਲ ਸਬੈਧ ਅਚੇਤ ਪੱਧਰ ਤੱ ਉਠਕੇ ਚੇਤੋਨ ਪੱਧਰ ਤੇ ਆ ਜਾਂਦਾ ਹੈ । ਇਸ 
ਤਰ੍ਹਾਂ ਸਮੁੱਚਾ ਮਨੁੱਖ ਹੀ ਭੌਤਿਕ ਵਾਤ'ਵਰਣ ਤੋ ਆਜ਼'ਦ ਹੋਣ ਦਾ ਯਤਨ ਕਰਦਾ ਹੈ ਅਤੇ ਸਾਰਾ 
ਇਤਿਹਾਸ ਇਸ ਯਤਨ ਜਾਂ ਸੈਘਰਸ਼ ਦਾ ਗਵਾਹ ਹੈ । 


ਸੋ ਇਤਿਹਾਸ ਵਿਚ ਹਰ ਇਕ ਇਤਿਹ'ਸਿਕ ਯੁਗ ਦੇ ਦੇ ਪਾਸੇ ਹਨ : ਸਮਰਿੱਤਾ ਅਤੇ 
ਸਦੀਵਤਾ । ਇਹੋ ਗੱਲ ਸਾਹਹਤ ਵਿਚ ਸ ਹਿਤਕ ਰਚਨਾ ਉਪਰ ਢੁਕਦੀ ਹੈ । ਸਮ'ਰੱਤਾ ਅਤੇ 
ਸਦੀਵਤਾ ਵਿਚ ਕਈ ਟੱਕਰ ਨਹੀਂ, ਦਰਅਸਲ, ਦੋਨਾਂ ਦੀ ਹੱਦ ਹੀ ਇਕ ਦੂਸਰੇ ਉਪਰ ਨਿਰਭਰ 
ਹੈ । ਪ੍ਰੀਤਮ ਸਿੰਘ ਦੋਨਾਂ ਵਿਚਕਾਰ ਦਫ਼ਾੜ ਕਲਪਤ ਕਤ ਲੈਦਾ ਹੈ । ਉਸ ਅਨੁਸਾਰ 
ਸਿਰਜਣਾਤਮਿਕ ਸ਼ਕਤੀ ਅਭੌਵਿਕ ਸ਼ਕਤੀ ਹੈ ਅਤੇ ਹਰ ਇਕ ਸਪੇਖ ਮਨੁੱਖ ਵਿਚ ਇਹ ਥੋੜੀ 
ਬਹੁਤ ਹੈ ਅਤੇ ਇਸੇ ਕਾਰਨ ਆਧੁਨਕ ਮਨੁੱਖ ਨੂੰ ਪੁਰਤਨ ਲੇਖਕਾਂ ਦੀਆਂ ਲਿਖਤਾਂ ਵਿਚੋਂ 
ਸਰਬ-ਵਿਆਪਕਤਾ ਡੁਲ੍ਹ ਡੁਲ੍ਹ ਕੇ ਪੈਦੀ ਨਜ਼ਰ ਆਉਦੀ ਹੈ । ਇਥੇ ਪ੍ਰੀਤਮ ਸਿੰਘ ਆਪਣਾ 
ਸਰਬ-ਵਿਆਪਕਤਾ ਸਬੈਧੀ ਵਿਚਾਰ ਤਾਂ ਸਪਸ਼ਟ ਕਰ ਦੰਦਾ ਹੈ ਪ੍ਰੌਤ੍ਹ ਉਸ ਸੰਵੇਦਨਾ-ਭਰਪੂਰ 
ਉਲਝਣ ਦਾ ਵਿਸ਼ਲੇਸ਼ਣ ਨਹੀ“ ਕਰਦਾ ਜਿਹੜੀ ਇਸ ਵਿਚਾਰ ਦੇ ਪ੍ਰਸੰਗ ਵਿਚ ਉਤਪੋਨ ਹੋਣੀ 
ਜ਼ਰੂਰੀ ਹੈ ।ਉਹ ਉਲਝਣ ਹੈ (ਕ ਜੇ ਮਹਾਨ ਜਾਹਿਤ _ਅਭੌਤਿਕ ਸਿਰਜਣਾਤਮਿਕ ਸ਼ਕਤੀ ਦੀ 
ਉਪਜ ਹੈ ਤਾਂ ਇਹ ਅਜੋਕੇ ਜੀਵਨ ਦੀ ਵਿਆਖਿਆ ਵੇਂ ਕਰ ਸਕਦਾ ਹੈ ? ਨਾਲੇ ਸਾਪੇਖ 
ਵਿਅੱਕਤੀਆਂ ਵਿਚ ਇਹ ਮਹੱਤਵ ਭਰਪੂਰ ਸਾਝ ਕਿਉ” ? 

ਕਿਉਕਿ ਪੁਸਤਕ ਵਿਚ ਉਪਰੋਕਤ ਨੁਕਤੇ ਉਠਾਏ ਗਏ ਹਨ ਇਸ ਲਈ ਮੈ ਰੀਵੀਊ 
ਦੇ ਆਰੋਭ ਵਿਚ ਪ੍ਰੀਤਮ ਸਿੰਘ ਦੇ ਯਤਨ ਨੂੰ ਵ'ਡਮਉਣ-ਯੋਗ ਆਖਿਆ ਹੈ । ਪਰ ਅਫਸੋਸ 
ਵਾਲੀ ਗੁੱਲ ਇਹ ਹੈ (ਕ ਬੌਧਿਕ ਈਮ/ਨਦਾਰੀ ਦੀ ਘ ਟ ਦੀ ਭ'ਵਨ' ਅਧੀਨ ਉਸਨੇ ਆਲੌਚਨਾ- 
ਤਮਿਫ ਨ੍ੌਸਰਬ'ਜ਼ੀ ਤੋ ਕੌਮ ਲਿਆ ਹੈ। ਇੱਕ ਤਾਂ ਉਸਨੇ ਰਾਜਸੀ ਖੇਤਰ ਵਿਚ ਸਰਗਰਮ 
ਵਿਅੱਕਤੀਆਂ ਨੂੰ ਸਹਿਤਕ ਆਲੋਚਕ ਮੈਨ ਲਿਆ ਹੈ ਅਤੇ ਦਰਸਰੇ ਮਾਰਕਸਵਾਦੀ ਆਲੋਚਕਾਂ ਨੂੰ 
ਉਹਨਾਂ ਦੀਆਂ ਲਿਖਤਾਂ ਦੇ ਆਧਾਰ ਤੇ ਗੁਣਾਤਮਿਕ ਧਾਰਾਵਾਂ ਵਿਚ ਨਹੀ ਵੰਡਿਆ । ਜੇ ਉਹ 
ਅਜੋਹਾ ਕਰਨ ਦੀ ਤਕਲੀਫ ਕਰਦ' ਤਾਂ ਉਸਨੂੰ ਮੈਨਣਾ ਪੈਣਾ ਜੀ ਕਿ ਸਰਬੋਤਮ ਪੱਧਰ ਦੀ 
ਮਾਰਕਸਵਾਦੀ ਆਲੋਚਨਾ ਜਾਰਜ ਲੂਕਾਚ, ਕਰਿਜਟਾਫਰ ਕਾਡਵੈਲ, ਮੇਅਰ, ਅਡਾਰਨੋ ਅਤੇ 
ਫਿਨਕਲਸਟਾਈਨ ਦੀਆਂ ਲਿਖਤਾਂ ਵਿਚੋਂ ਮਿਲਦੀ ਹੈ ਅਤੇ ਇਜ ਆਲੌਚਨਾ ਵਿਚ ਅਰਸੱਤ ਤੋ 
ਗੈਟੇ ਤੱਕ ਦੇ ਪੱਛਮੀ ਆਲੋਚਕਾਂ ਦੀ ਆਲੋਚਨ' ਦੇ ਪਗਤਿਵਾਦੀ ਪੱਖ ਦੀ ਗੂੰਜ ਹੈ । 

ਅਜਿਹੇ ਵਿਸ਼ਾਲ ਵਿਸ਼ਲੇਸ਼ਣ ਵਿਚ ਪੈਣ ਦੀ ਥਾਂ ਪ੍ਰੀਤਮ ਸਿੰਘ ਨੇ ਆਧੁਨਿਕਤ ਵਾਦੀ 
ਕਵਿਤਾ ਦੇ ਚਾਰ ਪੰਜ ਰੂਪ-ਪੱਖੀ ਲੱਛਣ ਲੋ ਲਏ ਹਨ ਅਤੇ ਏਧਰੋ' ਓਧਰੋ” ਬੇਸ਼ੁਮਾਰ ਉਦਾਹਰਣਾਂ 


94 ਸਿਰੋਂ ਪਦ 


ਲੈ ਕੈ ਅਧੁਨਿਕਤਾਵਾਦੀ ਕਾਂਵਿਤਾ ਨੂੰ ਪ੍ਰਗਤਿਵਾਦੀ ਕਵਿਤਾ ਤੋਂ ਸੇਸ਼ਟ ਦਰਸਾਣ ਦਾ ਯਤਨ ਕੀਤਾ 
ਹੈ। ਉਸ ਅਨੁਸਾਰ ਆਧੁਨਿਕਤਾਵਾਦੀ ਕਵਿਤਾ ਵਿਚ ਵਿਸ਼ੇ ਅਤੇ ਅਨੁਭਵ ਦੀ ਡੂੰਘਾਈ ਅਤੇ 
ਬਿੰਬਾਵਲੀ ਅਤੇ ਸ਼ਬਦਾਵਲੀ ਦੀ ਵਿਲੱਖਣਤਾ ਹੁੰਦੀ ਹੈ । ਮੈਂ” ਇਹਨਾਂ ਰੂਪ-ਪੱਖੀ ਲੱਛਣਾਂ ਨੂੰ 
ਸ੍ਰੇਸ਼ਟ ਕਵਿਤਾ ਦੇ ਅਨਿਖੜਵੇ' ਅੰਗ ਮੈਨਦਾ ਹਾਂ ਪ੍ਰੰਤੂ ਮੈ" ਸਮਝ ਨਹੀਂ ਸਕਿਆ ਕਿ ਇਹਨਾਂ 
ਲੱਛਣਾਂ ਦੀ ਰੱਦ ਨੇ ਕਵਿਤ ਨੂੰ ਕਿਵੇਂ ਆਧੁਨਿ ਕਤਾਵਾਦੀ ਬਣਾ ਦਿੰਦੀ ਹੈ । ਯੀਟਸ, ਲੋਰਕਾ 
ਅਤੇ ਪਾਲ ਐਲ੍ੂਅਰ ਦੀ ਕਵਿਤਾ ਵਿਚ ਇਹ ਸਾਰੇ ਗੁਣ ਹਨ ਪ੍ਰੈਤੂ ਫੇਰ ਵੀ ਅਸੀ ਉਹਨਾਂ ਦੀ 
ਕਵਿਤਾ ਨੂੰ ਆਧੁਨਿਕਤਾਵਾਦੀ ਨਹੀ” ਕਹੰਦੇ ਕਿਉ'ਕਿ ਰੂਪ ਨਹੀ ਸਗੋ ਦਿਸਟੀਕੋਣ ਇਸ ਗੱਲ 
ਦਾ ਨਿਰਣਾ ਕਰਦਾ ਹੈ ਕਿ ਕੋਈ ਕਵੀ ਆਧੁਨਿਕਤਾਵਾਦੀ ਹੈ ਜਾਂ ਨਹੀ' । 

ਦ੍ਰਿਸ਼ਟੀਕੇਣ ਦੇ ਪ੍ਰਸੰਗ ਵਿਚ ਵੀ ਪੀਤਮ ਸਿੰਘ ਦੇ ਵਿਚਾਰ ਹਾਸੋ-ਹੀਣੇ ਹਨ । ਜੇ 
ਦਾਂਤੇ ਦਾ ਦ੍ਰਿਸ਼ਟੀਕੋਣ ਈਸਾਈ ਧਰਮ ਤੋ ਆਧਾਟਤ ਸੀ ਤਾਂ ਉਸਨੂੰ ਕੋਈ ਇਤਰਾਜ਼ ਨਹੀ ਪਰ 
ਉਹ ਇਹ ਗੱਲ ਬਰਦਾਸ਼ਤ ਨਹੀ" ਕਰ ਸਕਦਾ ਕਿ ਕੋਈ ਲੇਖਕ ਆਪਣੇ -ਦਿ੍‌ਸ਼ਟੀਕੋਣ ਨੂੰ ਮਾਰਕਸਵਾਦ 
ਤੇ ਆਧਾਰਤ ਠਰੇ । ਦਰਅਸਲ ਹਰ ਇਕ ਲੇਖਤ ਦਾ ਦ੍ਰਿਸ਼ਟੀਕੋਣ ਹੁੰਦਾ ਹੈ, ਕੋਈ ਇਸ ਤੱਤ ਨੂੰ 
ਠਿਸੇ ਜਾਣੇ ਦਰਸ਼ਨ ਪ੍ਰਬੰਧ ਵਿਚੋ” ਲੈ ਲੰ'ਦਾ ਹੈ ਅਤੇ ਕੋਈ ਇਸ ਤੱਤ ਨੂੰ ਕੇਵਲ ਅਨੁਭਵੀ- 
ਚੇਤਨਤਾ !ਵਚੇ" ਕੱਢਦਾ ਹੈ । ਸਾਹਿਤਕ ਰਚਨਾ ਦੇ ਖਤਰ ਵਿਚ ਇਹ ਗੱਲ ਅਤਿ ਜ਼ਰੂਰੀ ਹੈ ਕਿ 
ਜਾਣੇ ਪਹਿਚ ਣੇ ਦਰਸ਼ਨ-ਪ੍ਰਬੰਧ ਵਿਚੋ ਲਏ ਤੱਤ ਅਤੇ ਅਨਭਵੀ-ਚੇਤਨਤ' ਵਿਚ ਸੰਪੂਰਣ ਸਮੇਲ 
ਹੋਵੇ । ਜਦੋ" ਇਹ ਸੁਮੇਲ ਨਹੀ ਹੁੰਦਾ ਤਾਂ ਸਾਹਿਤ;-ਕਿਰਤ ਥੋਥੀ ਜਹਾ ਪਰਤੀਤ ਹੋਣ ਲਗ 
ਪੈਦੀ ਹੈ । ਮਿਸਾਲ ਵਜੋ" ਗੁਰੂ ਅੰਗਦ ਗੁਰੂ ਆਮਰਦਾਸ, ਗਰੂ ਰਾਮਦਾਸ ਅਤੇ ਗਰੂ ਤੇਗ ਬਹਾਦਰ 
ਦੀ ਕਵਿਤਾ ਵਿਚ ਗੁਰੂ ਨਾਨਕ ਦ) ਕਵਿਤਾ ਵਾਲ) ਡੰਘਾਈ ਨਹੀ" । ਕਾਰਨ ਬਿਲਕੁਲ ਸਪਸ਼ਟ 
ਹੈ : ਗੁਰ੍ਹ ਨਾਨਕ ਵਿਚ ਬੌਧਕ ਅਤੇ ਅਨੁਭਵੀ ਚੋਤਟਤਾ ਦਾ ਸੁਮੇਲ ਹੈ ਪ੍ਰੈਤੂ ਉਪਰੋਨਤ ਗੁਰੂਆਂ 
ਨੈ ਆਪਣੀ ਕਵਿਤਾ ਦੀ ਉਸਾਰੀ ਗੁਰੂ ਨਾਨਕ ਤੋ" ਉਧਾਰੇ ਲਏ ਗਏ ਦਿ੍‌ੜ਼ਟੀਕੋਣ ਉਪਰ ਕੀਤੀ 
ਹੈ । ਮੈਨੂੰ ਇਹ ਮੇਨ ਲੈਣ ਵਿਚ ਕੋਈ ਝਿਜਕ ਨਹੀਂ” ਕਿ ਬਹੁਤ ਜ਼ਿਆਦਾ ਮਾਰਕਸਵਾਦੀ ਲੇਖਕਾਂ 
ਵਿਚ ਵੀ ਇਹ ਦੋਸ਼ ਹੈ, ਪ੍ਰੋਤੂ ਕਸੂਰ ਮਾਰਕਮਵਾਦ ਦਾ ਨਹੀ” ਸਗੋ” ਲੋਖਕਾਂ ਦਾ ਹੈ । ਮਾਰਕਸ- 
ਵਾਦ ਪਹਿਲਾਂ ਹੀ ਬਹੁਤ ਸਾਹਿਤਕਾਰਾਂ ਦੇ ਦਿ੍‌ਸ਼ਟੀਕੋਣਾਂ ਨੂੰ ਆਪਣੇ ਅਨੁਕੂਲ ਰੰਗਤ ਦੇ ਕੇ 
ਸਿਰਜਣਾਤਮਿਕਤਾ ਦੇ ਖੇਤਰ ਵਿਚ ਮਹੱਤਵ ਭਰਪੂਰ ਰੋਲ ਅਦਾ ਕਰ ਰਿਹਾ ਹੈ ਪੰਤੂ ਇਸਦਾ ਰੋਲ 
ਹੋਰ ਵੀ ਸਰਬੋਤਮ ਬਣ ਸਕਦਾ ਹੈ ਜੇ ਮਾਰਕਸਵਾਦ ਦੇ ਪ੍ਰਭਾਵ-ਅਧੀਨ ਆਉਦੇ ਲੇਖਕ ਬੌਧਿਕ 
ਅਤੇ ਅਨੁਭਵੀ ਚੇਤਨਤਾ ਵਿਚ ਸੁਮੇਲ ਪੈਦਾ ਕਰਨ ਦੀ ਸਮੱਸਿਆ ਨੂੰ ਪ੍ਰਾਰੰਭਿਕ ਅਸਥਾਨ ਦੇਣ । 
ਅਜਿਹੇ ਸੰਪੂਰਣ ਸੁਮੇਲ ਦੀ ਉਦ'ਹਰਣ ਮੈ ਮੈਨੂੰ ਹੋ ਚੀ ਮਿੰਨ੍ਹ ਦੀ ਹੇਠ ਲਿਖੀ ਕਵਿਤਾ ਵਿਚੋ' ਮਿਲਦੀ 
ਹੈ। 
''ਬਿੱਧਹੋਧੋਏ0]7 & 11006 ੩0000੩ ੨ ਗ੦੩%1) 206 ? 
੩801₹ 016 ॥੧॥੪੧ 71865, 168” 600 $੩ 61056 60 8000002 : 
0੮62 & 0100880,0 7116੩. ੧੦10੩ ॥100॥1੧8੧॥੩ ੩00 31633, 
100146₹ 8 801 ੩61040£ 2167. ੧੯ ੩੯੦੧ 60 ੩ & ਜਾ09080,, 


ਸਿਰਜਣਾ 95 


“1੧ਗ0ਮੰਗਨ ੩ ਤਿ£ 007 ੧੦ਚ੯£ ੧0 ਜਾ&6£0 70” £9222926'੩ 2260੩. 
ਗੁਰੂ ਗੋਬਿੰਦ ਸਿੰਘ ਦੇ ਪ੍ਰੱਸੱਧ ਸ਼ਬਦੇ : 

“ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣ” 
ਵਾਂਗ ਉਪਰੋਕਤ ਕਵਿਤਾ ਇਤ ਵਿਅੱਤਤੀ ਦੀ ਪੀੜਾ ਨੂੰ ਹੀ ਨਹੀ“ ਉਲੀਕਟੀ ਸਗੋ” ਬੜੀ ਕੋਸ਼ਲਤਾ 
ਨਾਲ ਸਮੱਚੇ ਔਦਲਨ ਦੇ ਸੰਘਰਸ਼ ਵਲ ਇਸ਼ਾਰਾ ਕਰਦੀ ਹੈ ਹੌ ਚੀ ਮਿੰਨ੍੍‌ (ਅਤੇ ਵਿਜ ਗੱਲ 
ਤੋ ਪ੍ਰੀਤਮ ਸਿੰਘ ਵੀ ਮੁਨਕਰ ਨਹੀ” ਹੋ ਸਕਦਾ) ਮਾਰਕਸ ਮਗਰ ਸੱਭ ਤੋਂ _ਸਤਿਕਾਰ-ਯੋਗ 
ਮਾਰਕਸਵਾਦੀ ਹੈ । 

ਤੇਜਵੈਤ ਸਿੰਘ ਹਿੱਲ ' 


ਘਰ 

ਕਚਾ-ਧਾਗਾ 
“ਕੱਚਾ-ਧਾਗਾ” ਰਾਮ ਸਰੂਪ ਅਣਖੀ ਦਾ ਦੂਜਾ ਤਹਾਣੀ ਸੰਗ੍ਰਹਿ ਹੈ । ਇਸ ਸੰਗ੍ਰਹਿ ਨੂ 

ਵਿਚ ਅਣਖੀ ਨੇ ਪੰਦਰਾਂ ਕਹਣੀਆਂ ਪ੍ਰੋਜੀਆਂ ਹ? ਜਿਨ੍ਹਾਂ ਨੂੰ ਪੜ੍ਹਨ ਪਿਛੋ ਬਹੁਤੀਆਂ ਵਿਚੋਂ 


ਰੁੜੀਆਂ ਹੋਈਆਂ ਅਤੇ ਕਈਆਂ ਵਿਚੇ ਕੱਚੀਆਂ ਰੋਟੀਆਂ ਦਾ ਸੁਆਦ ਐ ਉੱਦ' ਹੈ । 

ਅਣਖੀ ਕਹਾਣੀ ਲਿਖਣ ਵਿਚ ਬੜੀ ਕਾਹਲ ਕਰਦਾਂ ਹੈ । ਉਸਦੀ ਇਹ ਕਾਹਲ ਹੀ 
ਸ਼ਾਇਦ ਉਸਦੀਆਂ ਕੁਝ ਕਹ'ਣ।%' ਵਿਚ ਕੱਚੀ ਰੋਟੀ ਵਰਗੇ ਸੁਆਦ ਦੀ ।ਜ਼ੱਮੇਵਾਰ ਹੈ । ਉੱਜ 
ਕਹਾਣੀ ਉਸਨੂੰ ਕਹਹਿਣੀ ਆਉਦੀ ਹੈ--ਕਹਾਣ। ਕਹਿਣ ਦਾ ਉਸ ਦਾ ਆਪਣਾ ਹੀ ਮੌਲਿਕ .._ 
ਢੰਗ ਹੈ। ਉਹ ਸਾਨੂੰ ਕਹਾਣੀ ਦੀ ਰੌਚਕਤਾ ਵਿਚ ਗ੍ਰੰਮ ਕਰਕੇ ਆਪ ਅਲੌਪ ਹੋ ਜਾਂਦਾ ਹੈ, 
ਆਪਣਾ ਆਪਾ ਉਹ ਕਹਣ ਵਿਚ ਕਦੇ ਪ੍ਰਗਣ ਨਹੀ” ਹੋਣ ਦਿੰਦਾ । ਤ੍ਰਹਾਡਾ ਵਾਮਤਾ ਅਣਖੀ 
ਨਾਲ ਨਵੀ ਕਹਾਣੀ ਨਾਲ ਪੈਦਾ ਹੈ । ਹਰ ਚੰਗੀ ਕਹ ਟੀਦਾ ਵਿ ਬਹੁਤ ਵੱਡ' ਗੁਣ ਹੈ। ਰੌਚਕਤਾ 
ਅਣਖੀ ਦੀਆਂ ਕਹਾਣੀਮਾਂ ਦ' ਹੋਤ ਮੁੱਖ ਗੁਣ ਹੈ । ਵਿਕ ਕਹਾਣ) ਪੜ੍ਕੇ ਉਸ ਦੀਆਂ ਸਰੀਆਂ 
ਕਹਾਣੀਆਂ ਪ ਠਕ ਇਕੋ ਸਹੇ ਪੜ੍ਹ ਜ'ਦ' ਹੈ । ਮੈਨੂੰ ਉਸਦੇ ਮਫਲ ਕਹਾਣੀਕਾਰ ਹੋਣ /ਵਚ ਭੌਰਾ 
ਜਿਨਾਂ ਵੀ ਸੈਦੇਹ ਨਹੀ” । 

ਕਹਾਣੀ ਲਈ 'ਆਟਾ” ਉਹ ਹਰ ਥਾਂ ਤੋਂ` ਲੈ ਲੈ'ਦਾ ਹੈ--ਪਿੰਡਾਂ ਦੇ ਵਾਤਾਵਰਨ 
ਚੋ, ਚੌਸਤਾਂ ਮਿੱਤਰਾਂ ਦੇ ਤਨਤਬਿਮ' ਚੋ, ਸਹਿਰਾਂ ਦੇ ਜੀਵਨ 'ਚੋਂ, ਮੁਲਾਜ਼ਮਾਂ ਦੀਆਂ ਜ਼ਿੰਦਗੀਆਂ ) 
ਚੌ ਉਸਦੀ ਬਲੀ ਵਿਚ ਪਿੰਡ' ਦੇ ਜੀਵਨ ਵਰਗੀ ਸਰਲਤਾ,ਜਾਟਗੀ, ਮਿਠ'ਸ ਅਤੇ ਕਰਾਹਾਪਣ 
ਹੈ। ਉਜਦੇ ਅਨੁਭਵ ਦਾ 'ਚਤਲਾ” ਬਹੁਤ 'ਵਸ਼ਾਲ ਹੈ। ਕਹਾਣੀ ਦੀ ਰੋਟੀ ਪਕਾਉਣ ਲਈ 
ਡੋੜਿਆ ਹਰ 'ਪੋੜ ' ਉਸਦੀ ਕੜਾ ਦੇ ਵੇਲਣੇ ਦੀ ਛੁਹ ਪ੍ਰਾ/ਤ ਕਰਕੇ ਸੁਭਾਵਕ ਗੋਠ'ਈਆਂ 
ਧਾਰਨ ਕਰ ਲੈਦਾ ਹੈ। ਉ3 ਦੀ ਕਲਪਣਾ ਦਾ ਤਵਾ ਅਪਣੀ ਨ?ਈ ਅਤੇ ਗਨਮ ਹਿੱਕ ਉਤੇ 
ਉਸ ਦੀਆਂ ਰਲਾ-ਤਿ੍‌ਤ' ਨੂੰ ਸੇਕਦਾ ਹੈ-- ਉਸਦੀ ਕਾਹਲ ਕਦੇ ਕਦੇ ਉਸ ਦੀ ਸ ਹਿ=ਕ ਸੂਝ ਦੇ 
ਹੱਥਾਂ ਵਿਚ ਕੰਬਣੀਆ' ਛੇਤ 'ਦੌਦੀ ਹੈ ਤੇ ਉਹ ਅਧ ਰੜ੍ਹੀਆਂ ਕਹਾਣੀਆਂ ਹੀ ਪਾਠਕਾਂ ਸਾਹਮਣੇ 
ਪ੍ਰੋਜਣ ਲਈ ਬੇਤ ਬ ਹੋ ਉਠ=' ਹੈ । ਰਹ 


96 ਸਿਰਜਣਾ 


'ਲੱਚਾ-ਧਾਗ” ਦੀਆਂ ਖੰਦ- ਕਹਾਣੀਆਂ ਵਿਚੋਂ” ਬਹੁਤੀਆਂ ਚੰਗੀਆਂ ਣਲਾ-ਕ੍ਰਿਤਾਂ 
ਹਨ । “ਕਣਕ ਦੀਆਂ ਬੌਰੀਆਂ” ਵਿਚ ਲੇਖਕ ਨੇ ਜ਼ਖੀਰਾਬਾਜ਼ੀ_ਚੌਰ-ਬਾਜ਼ਾਂਰੀ ਅਤੇ ਮੁਨਾਫਾ ਖੌਰੀ 
ਦੀਆਂ ਸਮਾਜ-ਦੌਖੀ ਰੁਚੀਆਂ ਨੂੰ ਝੜ ਹੀ ਕਲਾਮਈ ਢੈਗ ਨਾਲ ਨੰਗਾ ਕੀਤਾ ਹੈ । ਕਲਾ ਦੇ ਪਖੋ” 
ਇਹ ਕਹਾਣੀ ਲਿਖਾਰੀ ਦੀ ਪੱ੨) ਹੋਈ ਸ੍ਰਝ ਦ) ਲਖਾਇਕ ਹੈ । 

'ਇੱਕ ਤਰੀਕ' ਵਿਰ ਮੁਲ'ਜ਼ਮਾਂ ਦੇ ਆਰਥਕ ਸੈਕਟ ਨੂੰ ਬੜੀਆਂ ਹੀ ਸੈਖੇਖ ਪਰ ਭਾਵ 
ਪੂਰਤ ਛੋਹਾਂ ਨਾਲ ਪਰਗਟ ਕੀਤਾ ਗਿਆ ਹੈ । ਹਾਸਰਸ ਦੀ ਖੌਡ ਚੜ੍ਹਾਕੇ ਕੌੜੀਆਂ ਸਮਾਜਕ 
ਸਚਾਈਆਂ ਨੂੰ ਪ੍ਰਗਟ ਕ)ਤ' ਗਿਆ ਹੈ । ਇਸ ਕਹਾਣ) ਦਾ ਛੋਟਾ ਹੋਣਾ ਇਸ ਦਾ ਬਹੁਤ ਵੱਡਾ 
ਗੁਣ ਹੈ ! 

'ਖੂਸਰੇ ਦਾ ਆਸ਼ਕ” ਕਹ'ਣ ਖੁਜਰਿਆਂ ਨੂੰ ਸਮਾਜ ਵਿਚ ਇੱਜ਼ਤਦ'ਰ ਕੌਮ ਰਾਹੀ” ਰੋਟੀ 
ਕਮਾਉਣ ਦਾ ਹੱਕ ਦਿਵਾਉਣ ਲਈ ਉਹਨਾਂ ਦੀ ਵਕਾਲੜ ਕਰਦੀ ਹੈ । 

“ਮਹਾਰਾਣੀ ਦਾ ਆਗਮਨ” ਵਿਚ ਲੇਖਕ ਨੇ ਬੜੇ ਸਾਦਾ ਅਤੇ ਸੁਭ ਵਕ ਢੋਗ ਨਾਲ 
ਮਰ ਰਹੀ ਰਜਵ'ੜਾਸ਼ਾਹੀ ਦੀਆਂ ਮੁੜ ਗੱਦੀ ਤੇ ਬੈਨਣ ਦੀਮ' ਚਾਲਾਂ ਨੂੰ ਨੰਗਾ ਕੀਤਾ ਹੈ । ਵੀਹ 
ਸਾਲਾਂ ਤੱਕ ਹਕੂਮਤ ਚਲਾ ਰਹੀ ਪਾਰਟੀ ਦੀ ਉਦੇਸ਼ੈਣਤਾ ਵਲ ਭਾਵਪੂਰੜ ਇਸ਼ਾਰਾ ਹੈ । ਥੜੇ 
ਸੁਚੱਜੇ ਢੋਗ ਨਾਲ ਲੇਖਕ ਨੇ ਕਹਾਣੀ ਨੂੰ 'ਪ੍ਰਚਾਰ' ਬਣਨ ਤੋ ਬਚਾ ਲਿਆ ਹੈ । ਇਸੇ ਵਿਚ 
ਲਿਖਾਰੀ ਦੀ ਵਡਿਆਈ ਹੈ । 

“ਕਾਰਡ”, ਮੁਹੱਬਤ ਵਿਚ ਚਾਂਦੀ ਦੀ ਛਣਕ'ਰ ਸਬੈਧੀ ਇਸ ਸੋਗ੍ਰਹਿ ਦੀ ਹੋਰ ਕਾਮਯਾਬ 
ਕਹਾਣੀ ਹੈ । 

'ਅਨਰਥ ਦੀ ਗੱਲ” ਵਿਚ ਬਾਂਕੇ ਲਾਲ ਜਾਡੇ ਸਮਾਜ ਵਿਚ ਬਿਮਾਰ ਮਾਨਸਕ ਰੁਚੀਆਂ 
ਵਾਲੇ ਬੈਦਿਆਂ ਦਾ ਪ੍ਰਤੀਕ ਹੈ । ਬਾਂਕੇ ਲਾਲ ਦਾ ਪਾਤਰ ਚਿਤਰਣ ਕਮਾਲ ਦਾ ਹੈ । ਉਹ ਜਦ ਕਿਸੇ 
ਕੁੜੀ ਦੀ ਇੱਜ਼ਤ ਲੁਟਣ ਦੇ ਯਤਨ ਵਿਚ ਮੂੰਹ ਤੇ ਚਪੇੜ ਖਾਂਦਾ ਹੈ ਤਾਂ ਫੇਰ ਸਮਾਜ ਦੀ ਇੱਜ਼ਤ 
ਦਾ ਠੇਕੇਦਾਰ ਬਣਕੇ ਤੇ ਦੂਜਿਆਂ ਦੀ ਬਦਨਾਮੀ ਟਾਰਕੇ ਅਪ>) ਆਤਮਕ ਤ੍ਰਿਪਤੀ ਕਤਨ ਦਾ 
ਯਤਨ ਕਰਦਾ ਹੈ । ਪਰ ਲਿਖਾਰੀ ਨੇ ਉਸ ਨੂੰ ਜਿਸ ਢੋਗ ਨਾਲ ਨੰਗਾ ਕੀਤ' ਹੈ, ਉਹ ਬਹੁਤ ਹੀ 
ਪ੍ਰਸੌਸ' ਯੋਗ ਹੈ । ਇਹ ਕਹਾਣੀ ਵੀ ਅਪਣੇ ਅ ਸ਼ੇ ਵਿਚ ਪੂਰੀ ਤਰ੍ਹਾਂ ਸਫਲ ਹੈ । 

'ਕੱਚ' ਧਾਗਾ” ਇਸ ਸੰਗ੍ਰਹਿ ਦੀ ਸਭ ਤੋ' ਔਤਲੀ ਕਹਾਣੀ ਹੈ । ਇਹ ਸੰਖੇਪ ਹੁੰਦੀ 
ਹੋਈ ਵੀ ਬਹੁਤ ਕੁਝ ਸੁਝਾਉੱ'ਦੀ ਹੈ । ਚਾਰ 7ਫਿ>ਾਂ ਦੀ ਏਸ ਸੋਖੋਪ ਜਿਹੀ ਕਹਾਣੀ ਵਿਚ ਪਿਆਰ 
ਦੇ ਕੱਚੇ ਧਾਗੇ ਨਾਲ ਦੋ ਜਿੰਦੜੀਆ ਬੈਨ੍ਹੀਆਂ ਹੋ.]ਆਂ ਸਮਾਜ ਦੀ ਨਿਗਹ ਚੜ੍ਹ ਜਾਂਦੀਆਂ ਹਨ 
ਅਤੇ ਕੱਚਾ ਧਾਗਾ ਬਿਨਾ ਆਵਾਜ਼ ਕੀਤਿਆਂ ਟੁੱਟ ਜ'ਦਾ ਹੈ, ਪਤ ਪਾਠ “ ਕੱਚ ਧਾਗੇ ਦੇ ਟੁੱਟਣ ਦੀ 
ਚੀਸ ਅਨੁਭਵ ਕਰਦਾ ਹੈ ਅਤੇ ਇਸ ਅਨੁਭਵ ਵਿਚੋ“ ਕਹਾਟ) ਪ੍ਰਤੀ ਪ੍ਸੈਤਾ ਜਾਗਤੀ ਹੈ । 

'ਚਿੱਠ। ਦਾ ਜਵਾਬ” ਅਤੇ 'ਖੱਟਾ ਐਬ ਕਾਮ-ਵਾਸ਼ਤਾ ਦੀ ਪੂਰਤੀ ਦੁਆਲੇ ਘੂਮਦੀਆਂ 
ਕਹਾਣੀਆਂ ਹਨ । 'ਖੱਟਾ ਐਬ ।ਵਚ ਸਮ ਜ ਦੇ ਖਾਸ ਵਟਗ ਦੀ ਫਟੋਗਤਫੀ ਹੈ । ਤਿਸ਼ਨਾ ਇਸ 
ਕਹਾਣੀ ਦਾ ਮੁਖ ਪਤਰ ਇ੨ ਚਿੰਨ੍ਹ ਹੈ ਕਾਮ ਵਾਸਨਾ ਦਾ । ਇਸ ਕਹ'ਣੀ ਵਿਚ ਇਕ ਪਾਤਰ ਨੂੰ 
ਪੂਰੀਆਂ ਪੈ ਤੀ ਸਲਵਾਰਾਂ ਆਪਣ ਪਲੰਘ ਦਾ ਸਰ੍ਹਾਣ ਬ>'ਉਣ ਦਾਮਣ ਹੈ। ਅਣਖੀ ਨੇ ਸਮਾਜ 


97 ਸਿਰਜਣਾ 


ਦੀ ਗੰਦੀ ਨਾਲੀ ਤੋ” ਢੱਕਣ ਚੁੱਤ ਦਿੱਤਾ ਹੈ ਤੇ ਹੇਠਾਂ ਨੀੜੇ ਕਾਮ` ਵਾਸ਼ਨਾ ਦੇ ਚਿੱਦੜ ਵਿਚ 
ਕੁਰਬਲ ਕਰਤਲ ਕਦੇ ਫਿਰਦੇ ਹਨ । ਐਨਾ ਕੁਝ ਹੌਣ ਦੇ ਬਾਂਵਜ੍ਹਣ ਕਹਾਣੀ ਦਾ ਇਕ ਬ੍ਰੱਝਵਾਂ 
ਪ੍ਭਾਵ ਪੈਦਾ ਹੈ ਤੇ ਇਸ ਵਿਚ ਕਹਾਣੀ ਦੀ ਕਾਮਯਾਬੀ ਹੈ । 'ਚਿੱਠੀ ਦਾ ਜਵਾਬ” ਵਿਚਲਾ ਵਿਸ਼ਾ 
ਵਸਤੁ ਬਹੁਤ ਸਸਤੀ ਕਿਨਮ ਦ' ਹੈ । 
ਪਪਿੱਪਲ ਦੀ ਪਰਟਰਮ'' 'ਪਰਾਣ। ਜਲਣ” ਅਤੇ 'ਰੇਸ਼ਮ ਦੀਆਂ ਗੰਢਾ” ਦਾ ਵਿਸ਼ਾ ਪਿਆਰ 

ਹੈ। ਪਹਿਲੀਆਂ ਦੋ ਕਹਾਣੀਆਂ ਵਿਚ ਲਿਖ'ਰੀ ਨੇ ਬਹੁਤੀ ਮਿਹਨਤ ਨਹੀਂ ਕੀਤੀ । ਇਹੋ ਜਿਹੀ 
ਰੀ 'ਜੈਲੇ ਦੀ ਮਾਸੀ” ਕਹਾਣੀ ਹੈ । ਪਰ 'ਰੇਸ਼ਮ ਦੀਆਂ ਗੰਢਾਂ” ਉਤੇ ਲਿਖਾਰੀ ਨੇ ਕ'ਫੀ ਮਿਹਨਤ 
ਕੀਤੀ ਹੈ । ਪਰ ਕਹਾਣੀ ਦੇ ਫੈਲਾਓ ਤੋ ਇਉ” ਜਾਪਦਾ ਹੈ ਜਿਵੇ" ਇਹ ਕਹਾਣੀ ਕਿਸੇ ਨਾਵਲ 
ਦਾ ਸੋਖੋਪ ਹੋਵੇ । ਇਹੋ ਜਿਹਾ ਖਿਲਾਰਾ ਕਹਾਣੀ ਦੇ ਜਾਮੇ ਦੇ ਮੇਚ ਨਹੀ ਅਉਦਾ । ਕਹਾਣੀ .-- 
ਦਾ ਐਤ ਰੇਸ਼ਮਾਂ ਦੀ ਵਫ' ਅਤੇ ਇਸਤੀਅਤ ਨਾਲ ਮੇਕ ਨਹੀ” ਖਾਂਦਾ । ਇਉ” ਜਾਪਦਾ ਹੈ-ਜਿਵੇ" ” 
ਰੇਸ਼ਮਾਂ ਨਾਲ ਧੱਕਾ ਕੀਤਾ ਹੈ । 

ਪਿੱਪਲ ਦੀ ਪ੍ਰਕ ਮਾ” ਵਿਚ ਵਾਤ'ਵਰਣ ਝੜੇ ਕਮਾਲ ਨਾਲ ਉਜਾੜਿਆ ਹੈ, ਚਿੱਤਰਿਆਂ 
ਨਹੀ । ਇਸ ਕਹਾ” ਦੀ ਸ੭ਚੀ ਬਣਤਰ ਕਮਜੋ3 ਹੈ । ਕਹ'ਣੀ ਵਿਚ ਹੋਰ ਵਿਸਥ'ਰ ਹੋਣਾਂ 
ਚਾਹੀਦਾ ਹੈ । ਨਿੰਦੀ ਨੂੰ ਬੀ. ਏ. ਪਾਸ, ਕਾਲਜ ਵਿਚ ਪੜ੍ਹ, ਲਿਖੀ ਅਤੇ ਹਨੇਰੇ ਵਿਚ ਪਿਪੱਲ ਦੀ _ 
ਪਰਕਰਮਾ ਕਤਨ ਜਾਣ ਦੀ ਦਲੇ 1 ਹੱਖਣ ਵਾਲੀ ਜੁੜੀ ਦਿਖਾ ਕੈ ਪਿਆਰ ਦੇ ਰਾਹ ਵਿਚ 'ਬਿਨਾਂ 
ਕਿਜੇ ਵੱਡੀ ਅੜਚਣ ਆਉਣ ਦੇ ਇਜ ਤਰ੍ਹਾਂ ਘੁਲ ਘੁਲ ਕੇ ਮਰਦੀ ਦਿਖਾ ਕੇ ਲਿਖਾਰੀ ਨੋ ਕਈ , 
ਸਿਆਣਪ ਨਹੀ' ਕੀਤੀ। ੂ' 

'ਪੂਰਣੀ ਜਲੂਣ” ਚਾਹ ਦੀ ਪਿਆਲੀ ਚੋ ਉੱਠਣ ਵ'ਲ] ਉਸ ਭਾਫ ਵਰਗੀ ਕਹਾਣੀ 
ਹੈ ਜਿਹੜੀ ਪੌਹ ਦੇ ਪਾਲੇ ਵਿਚ ਦੇਖੰੱਦਆ ਦੇਖਦਿਆਂ ਨ” ਜਾਂਦੀ ਹੈ। ਇਕ ਡਰਪੌਕ ਅਸ਼ਕ 
ਦਾ ਪਿਆਰ ਪ੍ਰਗਟ ਕੀਤਾ ਹੈ । ਕਣੀ ਡੂੰਘਾਈ ਤੋ ਸੱਖਣ ਹੈ । 

ਸਮੁੱਚੇ ਤੌਰ ਤੇ 'ਕੱਚਾ ਧਾਗਾ ਕਹਾਣੀ ਸੰਗ੍ਰਹਿ ਅਣਖੀ ਦਾ ਸਲਾ ਹੁਣ ਲੋਗ ਯਤਨ ਹੈ 
ਅਤੇ ਇਜ ਸੰਗ੍ਰਹਿ ਵਿਚ ਪੁਗਟ ਕੀ )ਮਾਂ ਇਸ ਦੀਆਂ ਕਲਾਤਮਕ ਸੈਂਭਾਵਨਾਵਾਂ ਤੋਂ ਸਾਨੂੰ ਆਸ 
ਬਝਦੀ ਹੈ ਕਿ ਭਵਿਸ਼ ਵਿਚ ਅਸੀ ਅਣਖੀ ਨੂੰ ਕਹਾਣੀ ਦੇ ਖੇਤਰ ਵਿਚ ਚੋਨੀਆਂ ਪ੍ਰ ਪਤੀਆਂ 
ਕਰਦਿਆਂ ਦੇਖਾਂਗੇ । ਰਾ 

ਪੁਸਤਕ ਸਜਿਲਦ ਹੈ । ਵਧੀਆ ਕਾਗਜ਼ ਉਤੋਂ ਛਪੀ ਪੁਸਤਕ ਦੇ ਇਕ ਸੈ ਦਸ ਪੇਨੋ ਨ 
ਹਨ । ਮੁੱਲ ਤਿੰਨ ਰੁਪਏ ਤੇ ਨਵ-ਯੁੱਗ ਪਬਲਿਸ਼ਟਜ਼, ਚ ਦਨੀ ਚੌਕ, ਦਿੱਠ ਤੋ ਮਿਲਦੀ ਹੈ । 
ਰ ਇੰਦਰ ਸਿੰਘ ਖ'ਮੌਸ਼ 


ਡੁਸਾਂ ਲਿਖਿਆ 


ਪਿਆਰੇ ਰਘਬੀਰ, 
੨੬ ਬੜੀ ਦੌਰ ਤੌ' ਆਪ ਨੂੰ ਖਤ ਲਿਖਣ ਦੀ ਸੋਚ ਰਿਹਾ ਸੀ। ਕਈ ਵਾਰ 
ਵਕਤ ਕੱਢਣਾ ਮੁਸ਼ਕਲ ਹੁੰਦਾ ਸੀ, ਕਈ ਵਾਰ ਕੌਮ ਦੀ ਥਕਾਵਟ ਹੁੰਦੀ ਸੀ, ਕਈ ਵਾਰ ਖਤ 
ਲਿਖਣ ਦੀ ਦਲੀਲ ਹੀਂ ਨਹੀ ਬਣਦੀ ਸੀ । ਮੇਰਾ ਖਿਆਲ ਹੈ ਕਿ ਜਿਹੜੇ ਬੰਦੇ ਚਿੱਠੀ ਦਾ 
ਜਵਾਬ ਨਹੀ ਦਿੰਦੇ ਉਹ ਕਈਆਂ ਗੰਲਾਂ ਦਾ ਸ਼ਿਕਾਰ ਹੁੰਦੇ ਹਨ । ਚਾਰ ਦਿਨਾਂ ਦੀ ਛੁੱਟੀ ਸੀ । 
ਫਜ਼ੂਲ ਵਕਤ ਗੁਆਉਣ ਦਾ ਅਫਸੋਸ ਲੱਗਾ ਹੋਇਆ ਸੀ । ਇਰ ਸੌਚ ਰਿਹਾ ਸੀ ਕਿ ਮੈਨੂੰ 
; ਆਪਣਾ ਕੌਮ ਕਰਨਾ ਚਾਹੀਦਾ ਸੀ । ਸੋ ਆਪ ਨੂੰ ਪੱਤਰ ਜਿਿਖਣ ਦਾ ਮੌਕਾ ਬਣ ਗਿਆ । ਚੰਗੇ 
ਕੰਮ ਦੀ ਇਹ ਸੂਰੂਆਤ ਹੀ ਸਹੀ । 
€- ਮੈਂ ਆਪ ਨੂੰ 10781 80486306820 6000]%01₹ ਦੇ ਨਾਟਕ 0 8 ਬਾਰੇ 
“ਲਿਖ ਰਿਹਾਂ ਹਾਂ । ਨਾਟਕ ਤਾ ਵਿਸ਼ਾ 'ਵੀਅਤਨ'ਮ ਅਤੇ ਅਸੀ'' ਜਾਂ 0. 8. ਵੀ ਕਿਹਾ ਜ। ਸਕਦ' 
ਸੀ । ਤੁਸੀ ਸ਼ਾਇਦ ਇਸ _ ਨਾਟਕ ਦੀ _10600000€2 ਚ _ਆਈ _ ਅਨਵੀਖੀ 
(33₹30ਜਾ) ਵੀ ਪੜ੍ਹੀ ਹੋਵੇ । ਜਦ ਮੈ ਨਾਟਕ ਵੇਖਣ ਤੋ ਪਹਿਲਾਂ ਇਹ ਅਨੁਵੀਖੀ ਪੜ੍ਹੀ ਤਾਂ 
ਮੈਨੂੰ ਸਮਝ ਆ ਗਈ ਸੀ । ਜਦ ਮੈ" ਨਾਟਕ ਵੇਖਣ ਤੋ" ਬਾਦ ਇਹ ਅਨੁਵੀਖੀ ਪੜ੍ਹ ਤਾਂ ਮੈਨੂੰ 
ਸਮਝ ਆਉਣੀ ਬੈਦ ਹੋ ਗਈ । ਅਖਬਾਰ 110੦8 ਦੀ ਅਨੁਵੀਖੀ ਬਾਰੇ ਮੈ ਵਿਸਥਾਰ ਨਾਲ 
ਲਿਖੂਗਾਂ । ਇਹਨਾਂ ਦੋਨਾਂ ਅਖਬ ਰਾਂ ਨੇ ਪਰੋਗਰਾਮ ਦੇ ਸਫਾ 19 ਤੇ ਕਾਰਜ ਸੰਮਤੀ ਵਲੋ" ਲਿਖੀ 
ਪੰਗੜੀ ਦਾ ਧਿਆਨ ਨਹੀ ਕੀਤਾ '“ਦਸਤਾਵੇਜ਼ੀ ਡਰਾਮਾ, ਚ'ਹੇ ਆਪਣੀ ਬਾਲਅਵਸਥ' ਵਿਚ 
ਹੀ ਹੈ, ਸ਼ਾਇਦ ਲੋਕਾਂ ਨੂੰ ਅਖਬਾਰਾਂ, ਰੇਡੀਓ, ਟੈਲੀਵੀਜਨ ਤੋ' ਜ਼ਿਆਦਾ ਚਲਦੇ ਮਸਲਿਆਂ ਬਾਰੇ 
' ਸੋਚਣ ਲਈ ਝੰਜੋੜ ਸਕੇ ।' ਦੋਵੇਂ ਅਨੁਵੀਖੀ ਕਾਰਾਂ ਨੇ ਨਾਟਕ ਨੂੰ ਉਚ ਕੌਟੀ ਦਰਿਜ਼ਟੀਕੋਣ 
ਤੋ` ਵੇਖਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸੇ ਲਈ ਨਾਟਕ ਦੇ ਮਨੋਰਥ ਤੋ ਦੂਰ ਲੰਘ ਗਏ ਹਨ । 
ਮੋਰਾ ਖਿਆਲ ਹੈ ਕਿ ਅੱਜੋਕੀ ਕਲਾ ਦਾ ਸੈਕਟ ਇਸ ਗੱਲ ਤੋ” ਵੀ ਪੈਦਾ ਹੁੰਦਾ ਹੈ ਕਿ ਆਲੋਚਨਾ- 
ਕਾਰ ਸਭ ਸਿਰਜਨਾਵਾਂ ਨੂੰ ਕੇਵਲ “ਉਚਕੋਟੀ ਦਰਿਸ਼ਟੀਕੋਨ' 11ਡ00ਜ ਤੇ` ਵੇਖਣਾ ਚਾਹੁੰਦੇ 
ਹਨ । ਜੇ ਕੋਈ ਸਿਰਜਣਾ ਇਸ ਪੱਧਰ ਦੀ ਨਾ ਵੀ ਹੋਵੇ ਤਾਂ ਇਹ ਉਸ ਨੂੰ ਇਸੇ ਉਚ ਕੋਟੀ ਪੱਧਰ 
ਡੇ ਖਿੱਚ ਲੈਦੇ ਹਨ । ਹਰ ਸਿਰਜਣ' ਵਿਚ ਬੇਲੋੜੀ ਗੰਭੀਰਤਾ ਅਤੇ ਡੂਰੰਘਾਝੀ ਵੇਖੀ ਜਾਂਦੀ ਹੈ । 
ਸ਼ਾਇਦ ਕਲਾ ਦੀ ਅਸਪਸ਼ਟਤਾ 00800016 ਇਸੇ ਬੇਲੌੜੀ ਗੈਭੀਰਤਾ ਅਤੇ ਡ੍ਰੇਘਾਈ ਦਾ 
- ਦੂਸਰਾਂ ਨਾਂ ਹੈ । ਜੇ ਪਾਠਕ ਜਾਂ ਦਰਸ਼ਕ ਇਸ ਗੰਭੀਰਤਾ ਅਤੇ ਡੂੰਘਾਈ ਵਿਚ ਅਖੌਤੀ ਸਾਂਝ ਨਹੀ 
ਪਾਉ'ਦਾ ਤਾਂ ਉਸਨੂੰ ਸਿਰਜਣਾ ਸੁਭਾਵਕ ਹੀ ਅਸਪਸ਼ਟ ਨਜ਼ਰ ਆਉਦੀ ਹੈ । ਮੋਰ' ਇਹ 
ਅਨੁਭਵ ਇਥੇ ਚਿੱਤਰਕਲਾ ਦੀਆਂ ਨੁਮਾਇਲ਼ਾਂ ਦੇਖਕੇ ਹੋਰ ਵੀ ਪੱਕਾ ਹੋ ਗਿਆ ਹੈ । 


ਸਿਰਜਣਾ 99 


ਇਸੇ ਉੱਚ ਕੋਟੀ ਪੱਧਰ ਤੋ” ਦੇ 1806੩ ਨੇ ਲਿਖਿਆ ਸੀ 'ਫੌਰੀ 


01 


ਸਵਾਲ ਇਹ ਹੈ ਕਿ ਬਰਤਾਨੀਆਂ ਨੂੰ ਅਜਿਹੀਆਂ ਘਟਨਾਵਾਂ ਦਾ ਅਨੁਭਵ ਨਹੀ' ਜਿਹਨਾਂ: ਨੇ. . 


ਆਹਧਨਿਕ ਚੇਤਨ' ਨੂੰ ਇੰਨਾ ਬਦਲ ਦਿੱਤਾ ਹੈ । ਨਾਂ ਹੀ ਸਾਡੇ ਤੇ ਐਟਮੀ ਹਮਲਾ ਹੋਇਆ ਹੈ ਨਾ 
ਹੀ ਸਾਡੇ ਵਿਚ ਪਰਮਾਣੂ ਬੋਬ ਸੱਟਣ ਦੇ ਦੋਸ਼ ਦਾ ਅਨੁਭਵ ਹੈ । ਸਾਨੂੰ ਨਸਲੀ ਹਿੱਸਾ ਜਾਂ 
ਨੋਆਬਾਦੀਆਤੀ ਲੜਾਈ ਦਾ ਤਜਰਬਾ ਨਹੀ ਅਤੇ ਜਰਮਨਾਂ ਦੇ ਮਰਗ-ਕੈ'ਪਾਂ ਦਾ ਸਬਕ ਸਾਡੇ 
ਤਜਰਬੇ ਤੋ` ਬਾਹਰ ਹੈ । ਸਾਡੇ ਲਈ ਬਹੁਤ ਸਰਾ ਅਣ ਪਚਿਆ ਇਤਿਹਾਸ ਹੈ । ਵਿੱਸ ੧੪98 
ਵਰਗੇ ਲਿਖਾਰੀ ਜਿਹਨਾਂ ਦਾ ਇਸ ਨਾਲ ਵਾਹ ਰਿਹਾ ਹੈ ਮਨੁਖ ਦੀ ਪੁਨਰ-ਪਰਤੀ ਭਾਸ਼ਾ ਵਿਚ ਰੁਝ 
ਗਏ ਹਨ । ਉਹਨਾਂ ਵਾਸਤੇ ਵੀ ਸ਼ੈਲੀ ਅਤੇ ਸੇਧ ਦਾ ਸਵਾਲ ਬਹ ਤ ਔਖਾ ਹੈ । ਕੋਈ ਹਾਸੋਹੀਣੀ 


ਅਸ਼ੋਭਾ ਗਤੀ ਤੋ ਬਿਨਾਂ ਯਹੂਦੀਆਂ ਦੇ ਨਾਸ਼ ਦੀ ਕਲਪਨਾ ਨਹੀ ਕਰ ਸਕਦਾ ਕਿ ਅਸਲੀਅਤ _ 


ਆਪ ਹੀ ਅਕਲਪਨਾ ਯੋਗ ਹੈ । ਅਜਿਹੀ ਹਾਲਤ ਵਿਚ ਐਗਰੇਜ਼ੀ ਲਿਖ'ਰੀ ਵੀ ਇਸ ਮੁਆਂਦ 
ਨੂੰ ਬੋਨਾਮ ਰਿਪੋਟਕਾਰੀ ਦੇ ਸ਼ਬਦਾਂ ਵਿਚ ਹੀ ਲਿਖ ਸਕਦਾ ਹੈ । 

ਆਪਦੇ ਪਰਚੇ ਰਾਹੀ ਮੋ" ਪੈਜਾਬੀ -ਪਾਠਕਾਂ ਦਾ “ਆਧੁਨਿਕ ਚੇਤਨਾ' ਬਾਰੇ ਧਿਆਨ 
ਦਵਾਉਣਾ ਚਹੁੰਦਾ ਸੀ । ਸ'ਡੇ ਲਿਖਾਰੀ ਜੇ ਪੰਜਾਬੀ ਚੇਤਨਾ ਨੂੰ ਹੀ ਨਿਭਾ ਸੱਕਣ ਤਾਂ ਬਹੁਤ 
ਵੱਡੀ ਮੱਲ ਮਾਰਨ ਵਾਲੀ ਗੁੱਲ ਹੈ । ਖੌਜਾਂਬੀ ਨੂੰ ਆਧੁਨਿਕ ਚੇਤਨਾ ਦੀਆਂ ਕਲਾਬਾਜ਼ੀਆਂ ਦੀ 
ਲੋੜ ਨਹੀ' । ਰ੍ 

ਤੁਸੀ" ਤੇ ਮੈ`ਨਜ਼ਰੀਆਤੀ ਤੌਰ ਤੇ ਤਾਂ ਇਕਮਿਕ ਨਹੀ” । ਪਰ ਜੋ ਦੋ ਚਾਰ ਗੱਲਾਂ 
ਦੀ ਸਾਂਝ ਹੌਵੇ ਉਹ ਵੀ ਬਹੁਤ ਹੁੰਦੀ ਹੈ । 


[ਪਿਆਰੇ ਰਘਬੀਰ, 


੧ 


% 


ਸਿਰਫ ਸਿਰਜਣਾ ਵਿਚ _ਛਪੀ _ਹੀ ਨਹੀ ਸਗੋ” _ਸਾਂਰੀ ਪੰਜਾਬੀ ਕਵਿਤਾ, 


ਬਾਰੇ ਮੇਰੀ ਨਿਰਾਸਤਾ ਤਾਂ ਅਗੇ ਹੀ ਬਣੀ ਹੋਈ ਸੀ ਪਰ ਏਸ ਵਾਰੀ ਦੇ 'ਸਿਰਜਣਾ' ਵਿਚ 
ਛਪੀਆਂ ਕਹਾਣੀਆਂ ਨੂੰ ਪੜ੍ਹਕੇ ਮੇਰੀ ਇਹ ਨਿਰਾਸਤ' ਕਹਾਣੀ ਪ੍ਰਤੀ ਬਣੇ ਤਾਂ ਮੈਨੂੰ ਦੋਸ਼ ਨਹੀ” 
ਦਿੱਤਾ ਜਾ ਸਕਦਾ । ਭਾਵੇ ਇਸ ਵਾਰੀ ਦੀਆਂ ਚਹੁੰ ਕਹਾਣੀਆਂ ਕਰਕੇ ਸਾਰੀ ਪੰਜਾਬੀ ਕਹਾਣੀ 
ਬਾਰੇ ਇਹ ਧਾਰਨਾ ਬਨਾਣੀ ਉਲਾਰੂ ਜਹੀ ਗੱਲ ਜਾਪਦੀ ਹੈ ਪਰ ਫਿਰ ਵੀ ਇਨ੍ਹਾਂ ਕਹਾਣੀਆਂ ਨੂੰ 
ਪੜ ਕੇ ਅਗਰ-ਗਾਮੀ ਕਹਾਣੀ ਬਾਰੇ ਤੇ ਅਗਰਗ'ਮੀ ਸਾਹਿਤ ਬਾਰੇ ਮੋਰੀ ਇਹ ਧਾਰਨਾ ਪੱਕੀ ਹੋ 


ਗਈ ਹੈ ਕਿ ਸਮਾਜਵਾਦੀ ਯਥਾਰਥਵਾਦ ਦੀ ਮਸ਼ੀਨੀ ਸੂਝ ਨੇ ਹੀ ਅਗੇ ਬਹੁਤ ਸਾਰੇ ਸੁਹਿਰਦ 


ਸਾਹਿਤਕਾਰਾਂ ਨੂੰ ਅਗਰਗ'ਮੀ ਸਾਹਿਤ ਵਲੋ” ਵਿੰਮੂਖ ਕੀਤਾ ਸੀ । ਪਰ ਅਸੀ” ਹ/ਲੀ ਤਕ ਇਸ 
ਮਸ਼ੀਨੀ ਧਾਰਨਾ ਦਾ ਤਿਆਗ ਕਰਕੇ ਉਚ-ਕੌਟੀ ਦਾ ਸਮਾਜਵਾਦੀ ਯਥਾਰਥਵਾਦ ਵਿਅਕਤ ਕਰਨ 


ਬਾਰੇ ਸਪਸ਼ਟ ਧਾਰਨਾ ਨਹੀ ਬਣਾ ਸਕੇ । ਭਾਵੇ” ਅੱਜ ਦੀ ਨਵੀ” ਕਹਾਣੀ ਨੂੰ ਗੁਣ ਪਖ” ਬਹੁਤੀ 


100 ਸਿਰਜਣਾ ੫ 


ਉਚ ਕੌਟੀ ਦੀ ਪ੍ਰਾਪਤੀ ਨਹੀ” ਹੋਈ ਪਰ ਏਸ ਕਹਾਣੀ ਨੇ ਯਥਾਰਥ ਦੀ ਸਹੀ ਅਭਿਵਿਅਕਤੀ ਵਲ 
ਸਾਡਾ ਧਿਆਨ _ ਦੁਆਇਆ _ ਹੈ । ਯਥਾਰਥ ਪ੍ਰਤੀ ਸਮਾਜਵਾਦੀ ਦਿਸ਼ਟੀ ਦੀ ਉਤਮਤਾ ਦੇ 
ਭੁਲੋਖੇ ਨੇ ਸਾਨੂੰ ਉਚ-ਕਲਾ ਨਹ" ਸਿਰਜਣ ਦਿੜੀ ਤੇ ਇਨ੍ਹਾਂ ਚਹੁੰਆਂ ਕਹਾਣੀਆਂ ਤੋਂ' ਮੈਨੂੰ ਫਿਰ 
ਇਹੋ ਡਰ ਲਗਦਾ ਹੈ ਕਿ ਅਸੀ“ ਸਿਧਾਂਤ ਦੀ ਉਪਮਤ' ਦੇ ਭੁਲਾਵੇ “ਵਚ ਕਲਾ ਦੇ ਮੁਢਲੇ ਗੁਣਾਂ 
ਨੂੰ ਵਿਸਾਰ ਕੇ ਮਸ਼ੀਨੀ ਢੋਗ ਨਾਲ ਮਿਥੇ ਮਿਥਾਏ ਦਿ੍‌ਸ਼ਟੀਕੌਣ ਨੂੰ ਕਲਾ ਦੀ ਥਾਂ ਦੇਣ ਦੇ ਚੱਕਰ 
ਵਿਹੂੰ ਵਿਚੋਂ ਨਿਕਲ ਨਹੀ' ਸਕੇ । 

_ ਕਲਾ ਪਖੋਂ” ਇਨ੍ਹਾਂ ਚਾਰਾਂ ਕਹਾਣੀਆਂ ਵਿਚੋਂ" ਮੈ” ਇਨ੍ਹਾਂ ਨੂੰ ਇਸ ਤਰਤੀਬ ਨਾਲ ਥਾਂ 
ਦੇਵਾਂਗਾ । ਸਭ ਨਾਲੋ' ਥੱਲੇ ਸੁਖਬੀਰ ਦੀ 'ਪੰਜ' ਕਹਾਣੀਆਂ ਦੀ ਕਹਾਣੀ” ਉਸ ਤੱ” ਉਪਰ ਗੁਰਵੇਲ 


< 


=- ਪੰਨੂੰ ਦੀ 'ਪੀੜ੍ਹੀ ਥੱਲੇ ਸੋਟ' ਤੇ ਫਿਰ ਵਿਰਦੀ ਦੀ “ਤਾਰੇ ਤੋੜਨਾ' ਤੇ ਸੱਭੋ ਤੋਂ ਉੱਤੇ ਕਮਲਸ਼ੇਵਰ 


ਹੂ 


ਦੀ 'ਆਪਣੇ ਦੇਸ ਦੇ ਲੋਕ” । 


ਮੈਨੂੰ ਪਤਾ ਹੈ ਕਿ ਸੁਖਬੀਰ ਪ੍ਰਤੀ ਤੋਰੇ ਮਨ ਵਿਚ ਇਤ ਉਚੇਚੀ ਸਨੋਹੀ ਭਾਵਨਾ ਹੈ 
ਤੈ ਇਹ ਭਾਵਨਾ ਵਧੇਰੇ ਕਰਕੇ ਉਹਦੀ ਕਲਾ ਕਰਕੇ ਹੀ ਤੇਰੇ ਮਨ ਵਿਚ ਬਣ) ਹੈ । ਪਰ ਮੈ ਕ੍ਝ 
ਇਕ ਕਹਾਣੀਆਂ ਨੂੰ ਛੱਡ ਕੇ ਸਖਬੀਰ ਨੂੰ ਬਹੁਤੀ ਸਲਾਹੁਤ ਨਹੀ ਦੇ ਸੰਕਆ । ਉਹਦੀ ਉਚੇਚੀ 


ਨੂੰ 'ਸਾਹਿਤਕਤਾ' ਮੈਨੂੰ ਅਕਾਦੀ ਹੈ । ਭਾਵੇ“ ਅੱਜ ਤੋ" ਬਾਰਾਂ ਤੇਰ'ਂ ਸਾਲ ਪਹਿਲਾਂ ਮੈਨੂੰ ਉਹਦੀ ਇਹੋ 


ਮਸਨ੍ਹਈ 'ਸਾਹਿਤਕਤਾ' ਪ੍ਰੰਰਿਤ ਕਰਦੀ ਸੀ । ਉਂਦੋਂ` ਐੰਡੌਲੇਸੈਟ ਮਨ ਨੂੰ ਇਹ “ਸਾਹਿਤਕਤਾ' 
ਉਤਮ ਸਾਹਿਤ ਲਗਦੀ ਸੀ ਪਰ ਅੱਜ ਇਹ ਉਪਭਾਵਕੱਤ' ਦੀ ਲਖਾਇਕ ਤੇ ਮਨਸੂਈ ਗੱਲ ਲਗਦੀ 


ਹੈ । ਅਜੇਹੀ ਵਿਧੀ ਜਿਸ ਪਿਛੇ ਸੁਹਿਰਦਤਾ ਤਾਂ ਭਾਵੇ“ ਹੋਵੇਗੀ ਪਰ ਪ੍ਰਭਾਵ ਸੁਹਿਰਦਤਾ` ਦਾ ਘੱਟ 


ਤੇ ਬਨਾਵਟ ਦਾ ਵਧੇਰੇ ਪੈਦ' ਹੈਂ । “ਰਾਤ ਦਾ ਚਿਹਰਾ' ਦੌ ਤਿੰਨ ਵਾਰ ਸ਼ੁਰੂ ਕਰਕੇ ਵੀ ਅੰਤ ਤਕ 
ਨਹੀਂ ਪੜ੍ਹ ਸੱਕਿਆ ਕਿਉਕਿ ਉਪਭਾਵਕਤ' ਤੋ ਕਿਚਕਿਚ'ਹਟ ਜਹੀ ਖੌਦ' ਹੋਈ ਡੇ ਮੈ“ ਏਸ 
ਨਾਵਲ ਨੂੰ ਕਈ ਜਤਨਾਂ ਤੋ ਪਿਛੋ ਵੀ ਨਹੀਂ' ਪੜ੍ਹ ਸਕਿਆ । ਮੋਰੀ ਨਿੱਜੀ ਭਵਨ! ਹੋ ਸਕਦੀ ਹੈ, 
ਉਪਭਾਵਕਤਾ ਪ੍ਰਤੀ ਮੇਰੀ ਐਲਰਜੀ ਹੋ ਸਕਦੀ ਹੈ ਪਰ ਮੇਰੇ ਮਨ ਵਿਚ ਇਹੋ ਜਿਹੀ ਰਚਨਾ 
ਨਿਮਨ-ਪੱਧਰ ਦੀ _ਸਹੀ ਸ਼ਬਦਾਂ ਵਿਚ ਐਡੋਲੌਸੈਟ ਕਲਾ ਦੀ ਨਿਸ਼ਾਨ ਏ । ਮੈ ਗਲਤ ਹੋਂ 
ਸਕਣਾ ਤੇ ਮੈ ਹਾਲੀ ਏਸ ਗੱਲ ਬ'ਰੇ ਮੈਨੇ ਜਾਣ ਜਾਂ ਮਨਾਏ ਜਾਣ ਲਈ ਤਿਆਰ ਹਾਂ । 
“ਪੰਜਾਂ ਕਹੱਣੀਆ ਦੀ ਕਹਾਣੀ' ਵਿਚ ਵੀ ਪੁਰਾਣ)ਆਂ,ਕਈ ਵਾਰ ਦੁਹਰਾਈਆਂ ਗਈਆਂ 
ਕਾ ` ਗੱਲਾਂ ਹਨ ਜਿਹੜੀਆਂ ਕਹਾਣੀ ਵਿਚ 86000 ਬਣ ਚੁਕ)ਆਂ ਹਨ । ਜਿਵੇ ਕਵਿਤਾ ਵਿਚ ਕਈ 
ਅਲੰਕਾਰ, ਪੰਗਤੀਆਂ ਤੇ ਸਬਦ ਸਟਾਕ ਬਣਨ ਪਿਛੋ` ਕਾਵਿਕ ਗੁਣ ਗੁਆ ਬਹਿੰਦੇ ਹਨ ਏਸੇ ਤਰ੍ਹਾਂ 
ਕਹਾਣੀਆਂ ਵਿਚ ਵੀ ਬੁੱਢੀ ਮਾਂ ਦਾ ਉਦ'ਸ ਚਿਹਰਾ, ਬੱਚੀ_ ਦ' ਬਾਜ਼'ਰ ਜਾਣ .ਲਈ ਜਿੱਦ 
ਕਰਨਾ ਤੇ ਪਤਨੀ ਦਾ ਵੀ ਏਸੇ ਰੋ ਵਿਚ ਵਹਿ ਜਾਣਾ । ਭਾਵੇ" ਜਿੰਦਗੀ -ਵਿਚ ਇਹ ਗੱਲਾਂ ਤੇ 
ਸਮਸਿਆਵਾਂ ਮੁਕ ਨਹੀ ਗਈਆਂ ਪਰ ਸਾਹਿਤ ਵਿਚ ਇਸ ਮੈਤਵ ਨਾਲ ਵਰਤਣਾ ਕਿ ਉਹ ਭਾਵਕ 
ਵਾਤਾਵਰਨ ਉਪਜਾਣ. ਇਹ ਗੱਲ ਉਵੇ' ਹੀ ਜਸ ਹੀਣ ਤੇ ਭਾਵ ਹੀਣ ਹੋ ਚੁਕੀ ਹੈ ਕਿ ਜਿਵੇ' 
ਵਿਧਵਾ ਵਿਆਹ, ਬਾਲ ਵਿਆਹ, ਸ਼ਰਾਬ ਖੋਟ], ਰੋਡੀ ਬਾਜ਼ੀ ਆਦਿ ਦੇ ਵਿਸ਼ਿਆਂ ਨੂੰ ਉਪਭਾਵਕ 
ਵਿਧੀ ਦੇ ਵਿਧਾਨ ਵਿਚੋ" ਵਰਤ ਕੇ ਉਚ-ਕਲਾ ਰਚਨ ਦੀ ਚੇਸ਼ਟਾ ਕਰਨੀ ਜਾਂ ਕਵਿਤਾ ਵਿਚ 
ਸ਼ਰਾਬ, ਜ਼ੁਲਫ ਰਾਹੀ" ਉਚੀ ਕਿਤਾ । ਪਰ ਸ਼ਾਇਦ ਸੁਖਬੀਰ_ ਜ਼ਿੰਦਗੀ ਦੀ ਅਸਲੀਅਤ ਤੇ 


ਸਿਰਜਣਾ 101 


ਉਹਦੇ ਵਿਸਤਿ੍‌ਤ ਗਿਆਨ ਤੋਂ” ਟੁੱਟਕੇ ਸਵੈ-ਕੇ'ਦਿਿਤ ਦੁਨੀਆਂ ਢਾ ਸੁਆਮੀ ਬਣ ਗਿਆ ਹੈ । ਵਿਸ 
ਲਈ ਇਨ੍ਹਾਂ ਮਸਨ੍ਹਈ ਵਿਧੀਆਂ ਨੂੰ ਵਰਤਣ ਦਾ ਰਾਹ ਚੁਣਦਾ ਹੈ । 

ਪ੍ਰਵੇਲ ਪੰਨੂ ਬਾਰੇ ਗੱਲ ਕਰਨ ਲਈ ਮੈ" ਉਪਰ ਦੱਸੀ ਸਮਾਜਵਾਦੀ-ਯਥਾਰਥਵਾਦ 
ਦੀ ਮਸ਼ੀਨੀ ਸ੍ਰਝ ਨੂੰ ਸਾਹਮਣੇ ਰਖਦਾ ਹਾਂ । ਗੁਰਵੇਲ ਪੰਨੂ ਨੇ ਕਾਫੀ ਚੰਗੀਆਂ ਕਹਾਣੀਆਂ ਲਿਖੀਆਂ 
ਹਨ ਤੇ ਮੈ ਉਸ ਨੂੰ ਇਸ ਗੱਲ ਦਾ ਵੋਸ਼ ਨਹੀ" ਦੇ ਸਕਦਾ ਕਿ ਉਹ ਕਹਾਣੀ ਕਲਾ ਦੀ ਸੂਝ ਨਹੀਂ 
ਰਖਦਾ । ਉਹਦੇ ਬਾਰੇ ਇਹ ਨਹੀ” ਕਿਹਾ ਜਾ ਸਕਦਾ ਕਿ ਉਹ ਆਪਣੀ ਮਿਥੀ ਦ੍੍‌ਸ਼ਟੀ ਤੋ ਗੱਲ 
ਪ੍ਗ੍ਟਾਣ ਲਈ ਯਥਾਰਥ ਨੂੰ ਤੋੜਦਾ ਮੌੜਦਾ ਹੈ । ਪਰ ਏਥੇ ਉਹ ਇਕ ਹੌਰ ਦੌਸ਼ ਦਾ ਭਾਗੀ 
ਬਣਿਆ ਹੈ ਤੇ ਉਹ ਹੈ ਮਸ਼ੀਨੀ ਯਥਾਰਥ । ਜਰਨਲ ਤੇ ਕਰਨੈਲ ਦੀਆਂ ਗੱਲਾਂ ਸਚੀਆਂ ਹੋਸਣ 
ਦਹਦੇ ਬਾਰੇ ਸ਼ੋਕਾ ਨਹੀਂ । ਇਨ ਗੱਲਾਂ ਵਿਚ ਉਨ੍ਹਾਂ ਨੇ ਇਹੋ ਵਿਚਾਰ ਪ੍ਰਗਟਾਏ ਹੋਣਗੇ ਤੇ _. 
ਉਨ੍ਹਾਂ ਹੀ ਨਤੀਜਿਆਂ ਤੇ ਪਹੋਚੇ ਹੋਣਗੇ ਜਿਨ੍ਹਾਂ ਤੇ ਉਨ੍ਾਂ ਨੂੰ ਪਹੁੰਚਾਇਆ ਗਿਆ ਹੈ । ਪਰ ਇਨ੍ਹਾਂ - 
ਸਾਰੀਆਂ ਯਥਾਰਥ ਰੂਪੀ ਗੱਲਾਂ ਦੇ ਹੁੰਦਿਆਂ ਹੋਇਆਂ ਵੀ ਕਹਾਣੀ ਯਥਾਰਥ ਦੇ ਤੱਖਾਂ ਨੂੰ ਪਕੜਦੀ 
ਹੈ ਯਥਾਰਥ ਦੇ ਸੱਚ ਨੂੰ ਨਹੀਂ । ਇਕੋ ਲੀਹ ਤੇ ਤ੍ਰਦੀ ਕਹਾਣੀ ਬਰੂਪਖਤਾ ਤੇ ਵਿਚਿਤਰਤਾ ਦ) 
ਡੁੰਘਾਈ ਨੂੰ ਨਹੀ' ਪਕੜਦੀ ਸਗੋ” ਫੋਟੋਗ੍ਫਿਕ ਯਥਾਰਥ ਦੀ ਲਖਾਇਕ ਬਣਦੀ ਹੈ । ਸ਼ਾਇਦ ਗੁਰਵੇਲ 
ਨੇ ਇਹ ਕਹਾਣੀ 'ਸਿਰਜਣ'' ਨੂੰ ਇਸ ਲਈ ਭੇਜੀ ਹੈ ਕਿ ਇਹੋ ਜਹੀਆਂ ਇਕ ਪੱਖੀ ਵਿਚਾਂਰ . 
ਪ੍ਧਾਨ ਕਹਾਣੀਆਂ 'ਸਿਰਜਣਾ' ਵਰਗੇ ਅਗਰ-ਗਾਮੀ ਪਰਚਿਆਂ ਲਈ 'ਠੀਕ' ਸਮਝੀਆਂ ਜਾਂਦੀਆਂ 
ਹਨ। ਕਿਉਕਿ ਉਹ ਸਾਨੂੰ ਕਲਾ ਦਾ ਪਰਖੂ ਨਹੀਂ ਸਗੋਂ ਇਕ ਪੱਖੀ ਵਿਚਾਰਵਾਨ ਮੈਨ ਕੇ 
ਵੋੜੀਆਂ ਕਿਰਤਾਂ ਭੇਜ ਦੈੱਦੇ ਹਨ ਤੇਂ ਸਮਝਦੇ ਹਨ ਕਿ ਉਹ ਪਰਵਾਨ ਹੋ ਜਾਣਗੀਆਂ । ਤੇ =- 
ਬਦਕਿਸਮਤੀ ਇਹ ਹੈ ਕਿ ਅਸੀ ਇਹੋ ਜਿਹੇ ਮਸ਼ੀਨ ਸਮਾਜਵਾਦੀ ਯਥਾਰਥਵਾਦ ਨੂੰ ਦਿੜਤਾ 
ਨਾਲ ਰੱਦ ਨਹੀਂ ਕਰ ਸਕਦੇ । 

ਵਿਰਦੀ ਦੀ ਕਹਾਣੀ “ਤਰੇ ਤੋੜਨਾ' ਹੈ ਤਾਂ ਪ੍ਰੌੜ ਕਲਾਕਾਰ ਦੀ ਉਪਜ ਪਰ ਅਜਿਹੀਆਂ 
ਕਹਾਣੀਆਂ, ਏਸੇ ਦਿ੍‌ਿਸ਼ਟੀ ਤੇ ਸੁਰ ਵਿਚ ਲਿਖੀਆਂ ਕਹਾਣੀਆਂ ਉਰਦੂ ਵਿਚ ਬਹੁਤ ਪਹਿਲਾਂ ਢੇਰਾਂ 
ਫੇ ਢੇਰ ਲਿਖੀਆਂ ਗਈਆਂ ਹਨ । ਭਾਵੇ“ ਏਸ ਵੇਲੋਂ ਮੇਰੇ ਮਨ ਵਿਚ ਕਿਸੇ ਖਾਸ ਕਹਾਣੀ ਦਾ 
ਖਿਆਲ ਨਹੀ ਆ ਰਿਹਾ ਪਰ ਕ੍ਰਿਸ਼ਨ ਚੰਦਰ, ਕੇਦੀ, ਖਾਜਾ ਅਹਿਮਦ ਅਬਸ ਆਦਿ ਨੈ ਇਸੋ 
ਵਿਧੀ ਦੀਆਂ ਬਹੁਤ ਕਹਾਣੀਆਂ ਲਿਖੀਆਂ ਹਨ । 

ਕਮਲੋਸ਼ਵਰ ਦੀ ਕਹਾਣੀ ਵਿਰਦੀ ਵਾਲੀ ਵਿਅੰਗ ਸਰ ਵਿਚ ਹੀ ਹੈ ਪਰ ਇਹ ਸਰ 
ਵਧੇਰੇ ਤਿਖੀ ਹੈ ਤੇ ਆਧੁਨਿਕ ਗਿਆਨ ਵਿਗਿਆਨ ਨੂੰ ਤੇ ਖਾਸ ਕਰਕੇ ਪਾਵਲੋਵ 'ਜਿਧਾਣ-ਸਿਧਾਂਤ' 
।(੦3੧0੧00)0%ਊ 00607) ਦਾ ਬਹੁਤ ਚੰਗੀ ਤਰ੍ਹਾਂ ਪ੍ਯੋਗ ਕਰਦੀ ਹੈ ਇਸ ਲਈ ਉਹਦੇ 
ਵਿਐਗ ਦੀ ਸੁਰ ਤਿਖੀ ਹੈ । 


ਯੋ 


ਅਮਰਜੀਤ ਸਿੰਘ (ਜਲੰਧਰ) 


ਪਰਚੇ ਦਾ ਤਾਜ਼ਾ ਅੰਕ ਪੜ੍ਹਕੇ ਬੜੀ ਖੁਸ਼ੀ ਹੋਈੀ, ਖਾਸ ਕਰਕੈ ਤੇਰਾ ਸੈ੫'ਦਕੀ । ਪਰ 
ਮੈਨੂੰ ਕੁਝ ਭਰਮ ਜਿਨਾ ਮਿਆ ਹੈ । ਤਸਾਂ ਇਨ ਯਿਖਤ ਵਿਚ ਸਿਰਯਣਾਤਮਕ ਕਿਰਆ ਤੇ 'ਜ਼ੌਰ &_ 
ਦੇਣ ਲਈ ਆਖਿਆ ਹੈ ਜੋ ਵਾਜਿਬ ਹੈ ਪਰ ਨਾਲ ਹੀ ਇਹ ਵੀ ਅੱਖਿਆਂ ਹੈ ਕਿ ਅਸੀਂ 


102 ਸਿਝਜਣਾ 


ਸੰਗਠਨ ਤੇ ਕਿਉ" ਜ਼ੋਰ ਦੇ ਰਹੇ ਹਾਂ , ਸੰਗਠਨ ਦੀ ਕਮਜੋਰੀ ਨੇ ਹੀ ਤਾਂ ਪਿਛਲੀ ਭਰਾਂਤੀ ਨੂੰ 
ਜਨਮ ਦਿਤਾ ਹੈ ਅਤੇ ਹਾਲੋ ਤਕ ਤਾਂ ਇਸ ਪਾਸੇ ਕਦਮ ਹੀ ਕਿਹੜੇ ਚੁਕੇ ਗਏ ਹਨ 1 ਆਸ ਹੈ 
ਕਿ ਤੁਸੀ' ਸੰਗਠਨ ਦੇ ਕਾਰਜ ਨੂੰ ਸ਼ੁਰੂ ਕਰਨ ਤੇ ਮਜ਼ਬੂਤੀ ਨਾਲ ਅਗੇ ਵਧਾਉਣ ਵਿਚ ਹੁਣ ਢਿਲ 
ਤੋ ਕੌਮ ਨਹੀ ਲਉਗੇ । 

ਗੁਰਚਰਨ ਸਿੰਘ, (ਪਟਿਆਲਾ) 


ਤੁਸੀ ਪਰਚੇ ਨੂੰ ਬੇਸ਼ਕ ਘਟਾ ਦੇਉ, ਪਰ ਇਹਦਾ ਮਿਆਰ ਬਿਲਕੁਲ ਨਾਂ ਡਿਗਣ ਦਿਉ । 
ਇਹੋ ਗੱਲ ਜ਼ਰੂਰੀ ਹੈ । ਤੁਹਾਨੂੰ ਪਤਾ ਹੈ ਪੰਜਾਬੀ ਵਿਚ ਦਰਜਨਾਂ ਪਰਚੇ ਕਢੇ ਜਾ ਰਹੇ ਹਨ-ਸੋ 
ਗਿਣਤੀ ਦੀ ਘਾਟ ਨਹੀ', ਘਾਟ ਮਿਆਰ ਦੀ ਹੈ । ਤੇ ਸਿਰਜਣਾ ਉਤੇ ਚੰਗੇ ਪਾਠਕਾਂ ਦੀਆਂ 
ਬਹਤ ਆਸਾਂ ਹਨ । 


ਗੁਰਦਿਆਲ ਸਿੰਘ (ਚੁੱਘ ਕਲਾਂ) 


ਸਿਰਜਣਾ ਮਿਲਿਆ । ਤੁਹਾਡੇ ਤੇ ਡੁਹਾਡੀ ਸਲਾਹਕਾਰ ਕਮੋਟ) ਦੇ ਉਦਮ ਨਾਲ ਇਸ 
ਪਵਚੇ ਵਿਚ ਸਾੰਹਿਭੱਕ ਮਾਹੋਲ ਦਾ ਪ੍ਰਤੱਖ ਝੌਲਾ ਪੈਦਾ ਹੈ । ਮੈਨੂੰ ਆਸ ਹੈ ਕਿ ਇਸ ਭਲੇ ਕੋਮ 
ਨੂੰ ਤੂਸੀ' ਮੱਠਾ ਨਹੀ" ਪੈਣ ਦਿਉਗੇ । 

ਪਰਚੇ ਦੇ ਮੈਟਰ ਭਾਵ ਤੁਲਨਾਤਮਕ ਮੋਟਰ ਦੇ ਮਿਆਰ ਬਾਰੇ ਕੋਈ ਸ਼ੱਕ ਨਹੀਂ । 
ਉਮੀਦ ਹੈ ਇਹ ਉਦਮ ਨ'ਲ ਹੋਰ ਵੀ ਨਿਖਰ ਜਵੇਗਾ । ਪੰਜਾਬੀ ਸਾਹਿਤ ਦੇ ਸਮਕਾਲੀਨ 
ਝੂਕਾਅ ਬਾਰੇ ਕੋਈ ਨਿਰਣਾ ਨਹੀਂ“ ਦਿੱਤਾ ਜ' ਸਕਦਾ । ਇਸ ਦੇ ਵਿਪਰੀਤ ਵੀ ਤ੍ਰਹਾਂਡੇ ਪਰਚੇ 
ਵਿਚ ਕੁਝ ਚੰਗੀਆਂ ਵੰਨਗੀਆਂ ਪੜਨ ਲਈ ਮੰਨੂੰ ਮਿਲੀਆਂ । 


ਗਰਮੇਲ ਸਿੰਘ (ਵਨਕੂ ਵਰ) 


ਸਿਰਜਣਾ ਵਿਚ ਕਝ ਰਚਨਾਵਾਂ ਮੇਰੇ ਦਿਲ ਲੱਗੀਆਂ ਹਨ । ਇਹਨਾਂ ਨੇ ਮੇਰਾ ਪਿਆਰ 

ਇਸ ਪਰਚੇ ਵਲ ਜਿਤਿਆ ਹੈ । ਪਰ ਮੈ` ਇਹ ਵੀ ਗੱਲ ਸ੫ਸ਼ਟ ਕਰ ਦੇਣ) ਚਾਹੁੰਦਾ ਹਾਂ ਕਿ 

ਕੁਝ ਰਚਨਾਵਾਂ ਲੇਖਕਾਂ ਦੀ ਜ਼'ਤੀ ਜਿੰਦਗੀ ਨਾਲ ਬਧ ਰੱਖਦੀਆਂ ਹਨ ਜਿਹੜੀਆਂ ਕਿ ਆਪਣੇ 

ਆਪ ਜੋਗੀਆਂ ਹੋ ਕੇ ਹੀ ਮੁੱਕ ਜਾਂਦੀਆਂ ਹਨ ਅਤੇ ਲੋਕ ਪ੍ਰਿਯ ਨਹੀਂ ਹੋ ਸਕਦੀਆਂ । ਇਸ 

ਲਈ ਮੈ' ਬੇਨਤੀ ਕਰਾਂਗਾ ਕਿ ਜੋ ਬੀੜ' ਤੁਸਾਂ ਚੁਕਿਆ ਹੈ, ਇਹ ਬਹੁਤ ਸ਼ਲਾਘਾ ਯੋਗ ਹੈ ਪਰ 

ਇਸਦੀ ਲੋਕਾਂ ਦੇ ਦਿਲਾਂ ਵਿਚ ਜਗ' ਪੈਦ। ਕਰਨੀ ਵ) ਸਾਡਾ ਪ੍ਰਮੁੱਖ ਫਰਜ਼ ਦੇ । ਆਓ ਇਸਦੀ 

ਨੁਹਾਰ ਨੂੰ ਹੋਰ ਨਿਖਾਰੀਏ ਤਾ ਕਿ ਸ'ਹਿਤਕ'ਰਾਂ ਤੇ ਪਾਠਕਾਂ ਦੀ ਰੁਚੀ ਆਪ ਮੁਹਾਰੀ, ਬਿਨਾਂ 
ਕਿਸੇ ਲਿਫ'ਰਸ਼ ਦੇ ਜਾਂ ਕਹਿਣ ਦੇ ਇਸ ਵਲ ਖਿੱਚੀ ਜਾਵੇ । 

ਗੁਰਨਾਮ ਢਿਲੋ` (ਇਜ਼ਲਵਰਥੋ) 

ਸਮ੍ਰੰਦਰੀ ਡ'ਕ ਰਹੀ ਭੇਜਆ ਸਿਰਜਣ ਦਾ ਪਰਚਾ ਮਿਲਿਆ ਤੇ ਬਸ਼ੁਮਾਰ ਗੁਲਾਂ 

ਦਾ ਗਿਆਨ ਪ੍ਰਾਪਤ ਹੋਫਿਆ । ਏਥੇ ਈਸਟ ਅਫਰੀਕ' ਚ ਐਡੀ ਦੂਰ ਬੈਠਿਆਂ ਮੈਨੂੰ ਨਹੀ" ਸੀ 


ਸਿਰਜਣਾ 108 


ਅਹਿਸਾਸ 'ਕਿ ਪੰਜਾਬੀ ਸਾਹਿਤ ਦੀਆਂ ਪ੍ਰਸਥਿਤੀਆਂ ਐਨੀ ਛੇਤੀ ਬਦਦ` ਜਾਂਣਗੀਆਂ । ਸ਼ਿਵ 
ਕੁਮਾਰ ਲੂਣਾ ਉਤੇ ਸਾਹਿਤ ਔਕਾਦਮੀ ਦਾ ਇਨਾਮ ਜਿੱਤ ਲਏੰਗਾ, ਸੁਰਿੰਦਰ ਗਿੱਲ ਦੀ ਕਵਿਤਾ 
ਪ੍ਰਗਤਿਸ਼ੀਲ ਪ੍ਰਯੋਗਸ਼ੀਲ ਮੁਖ ਆਲੌਚਕਾਂ (ਸਮੀਖਿਆਕਾਰਾਂ) ਦੀ ਬਹਿਸ ਦਾ ਵਿਸ਼ਾ ਬਣ ਜਾਏਗੀ 
ਤੇ ਵਿਰਦੀ ਜਿਹਾ ਨਿਮਾਣਾ ਕਹਾਣੀ ਲੇਖਕ 'ਸੱਚ ਮੁੱਚ' ਆਕਾਸ਼ ਦੇ ਤਾਰੇ ਤੌੜਨ ਲੱਗ ਪਏਗਾ । 
ਤੋਬਾ ! ਇਹ ਕਦੋਂ" ਸੁਣਿਆ ਸੀ ਕਿ ਜਿਉ'ਦੇ ਜਾਗਦੇ ਕਵੀਆਂ ਤੇ ਲਿਖੇ ਮਰਸੀਏ ਵੀ ਪੜ੍ਹਨੇ 
ਪੈਣਗੇ । ਖੈਰ ! ਮਹਿਰਮ ਯਾਰ, ਠਿੱਕਾਂ (ਕੇਨੀਆ) 


ਸਿਰਜਣਾ ਦਾ ਇਸ ਸਾਲ ਦਾ ਪਹਿਲਾ ਐਕ ਮਿਲਿਆ । ਕਹਾਣੀਆਂ ਦੀ ਤਰਤੀਬ 
ਮੋਰੀ ਜਾਚੇ ਇੰਝ ਹੋਣੀ ਚਾਹੀਦੀ ਸੀ । ਵਿਰਦੀ ਦੀ ਕਹਾਣੀ ਸਭ ਤੋਂ ਪਹਿਲਾਂ ਅਤੇ ਸੁਖਬੀਰ 
ਦੀ ਸਭ ਤੋਂ ਪਿੱਛੋਂ । ਵਿਰਦੀ ਦੀ ਕਹਾਣੀ ਇਤਨੀ ਮ॥੫ਊ0080੮੬ ਅਤੇ [00606 ਹੈ ਕਿ 
ਵਿਰਲੀ ਹੀ ਕੋਈ ਪੰਜਾਬੀ ਕਹਾਣੀ ਇਹਨਾਂ ਗੁਣਾਂ ਵਿਚ ਇਹਦੀ ਟੱਕਰ ਲੈ ਸਕਦੀ ਹੈ । ਏਥੋ' 
ਤਕ ਲਗਦਾ ਹੈ ਜਿਵੇ“ ਕਿਸੇ ਬਦੇਸ਼ੀ ਠਹਾਣੀ ਦੀ ਨਕਲ ਹੋਵੇ । ਪਰ ਇੰਝ ਨਹੀ” । ਵਵਿਰਦੀ 
ਮੁਥਾਰਕਵਾਦ ਦਾ ਹੱਕਦਾਰ ਹੈ । ਸੁਖਬੀਰ ਦੀ ਕਹ/ਣੀ ਪੈਜਾਬੀ ਦੀਆਂ ਉਹਨਾਂ ਉਪਭਾਵਕ 
ਕਹਾਣੀਆਂ ਵਰਗੀ ਹੈ ਜਿਨ੍ਹਾਂ ਦਾ ਰਿਵਾਜ਼ ਪੰਜ'ਬੀ ਵਿਚ ਆਮ ਹੈ । ਜਾਪਦਾ ਹੈ ਤ੍ਰੰ ਸੁਖਬੀਰ ਨੂੰ 


ਪਹਿਲ ਦੇ ਕੇ ਦੋਸਤੀ ਪਾਲੀ ਹੈ, ਨਿਆਂ ਨਹੀ ਕੀਤ' । 
ਗੁਰਵੇਲ ਪੈਨ੍ਹੇ (ਨਵੀਂ ਦਿਲੀ) 


''ਬੜੀ ਖੁਸ਼ੀ ਹੈ ਕਿ ਜਿਰਜਣ/ ਯਥਾਰਥ ਨੂੰ ਰੂਪਮਾਨ ਕਰਨ ਵਿਚ ਤੇ ਪਾਠਕਾਂ ਨੂੰ 
/ਵਚਾਰਧਾਰਕ ਸੋਧ ਦੇਣ ਵਿਚ ਅਪਣਾ ਫਰਜ਼ ਅਦਾ ਕਰ !ਰਹਾ ਹੈ । ਤੁਹਾਡ ਲੇਖ ਤੇ ਤੇਜਵੰਤ 
ਸਿੰਘ ਗਿੱਲ ਦੇ ਲੇਖ ਬੌਧਿਕ ਪੁੱਧਰ ਦੀ ਕਮਾਲ ਤੇ ਚਮਤਕਾਰ ਹੁੰਦੇ ਹਨ । ਤੇਜਵੰਤ ਦੇ ਲੋਖ ਮੈਂ 
ਘਟੋ-ਘੱਟ ਤਿੰਨ ਵਾਰੀ ਪੜ੍ਹਦਾ ਹਾਂ । ਸਿਰਜਣ' ਦੇ ਪੱ: : ਦਾ ਮਾਣ ਸਾਨੂੰ ਸਭ ਨੂੰ ਹੈ। ਰ੍ 

ਅਵਤਾਰ ਸਾਦਿਕ, ਲਿਸਟਰ, (ਬਰਤਾਨੀਆਂ) 


“ਸਿਰਜਣਾ ਦਾ ਨਵਾਂ ਐਟ ਬੜਾ ਦਿਲਚਸਪ ਤੇ ਉਕਸਾਹਟ ਭਰਪੂਰ ਸੀ । ਮੈਨੂੰ 
ਪ੍ਰਸੈਨਤਾ ਹੈ ਕਿ ਜਿਰਜਣਾ ਘਸੰਨ ਮਾਰਨ ਤੇ ਪਸੰਨ ਸਹਿਣ ਦੀ ਰਵਾਇਤ ਨੂੰ ਕਹੂਇਮ ਰੱਖ 
ਰਿਹਾ ਹੈ । `_ ਪ੍ਰੀਤਮ ਸਿੰਘ, (ਚੰਡੀਗੜ੍ਹ) 


“ਪ੍ਯੋਤਵਾਦ ਨੂੰ ਤੁਜੀ' ਮੁੜ ਜ਼ਿੰਦਾ ਕਰ ਰਹੇ ਹੋ । ਜਦ ਤੋ ਸਿਰਜਣਾ ਨਿਕਲਿਆ 
ਹੈ ਤਦ ਤੋ ਹੀ ਤਸੀ' ਹਰ ਅੰਕ ਵਿਚ ਇਨਦ' ਬੀਜ ਨ'ਸ਼ ਕਰਨ ਦੇ ਯਤਨ ਵਿਚ ਹੋ । ਮਰੇ ਹੋਏ 
ਨੂੰ ਤੁਸੀ ਦੁਬਾਰਾ ਜ਼ਿੰਦ' ਕਰ ਦਿੱਤਾ ਹੈ । ਨਫੀ ਤੇ ਨਫੀ ਦੀ ਲੜਾਈ ਚੋ” ਜਮ੍ਹਾਂ ਹੀ ਬਣਦੀ ਹੈ । 
ਤੁਸੀ' ਕੁਝ ਵਧੇਰੇ ਹੀ ਮਹੱਤਵ ਦੇ ਰਹੇ ਹੋ ਇਸਨੂੰ ਜਾਂ ਫਿਰ ਤੁਹਾਨੂੰ ਪ੍ਰਯੋਗਵਾਦ ਦ' ਫੋਬੀਆ 
ਹੋ ਗਿਆ ਲੱਗਦਾ ਹੈ । ਇਹ ਗੱਲ ਤਾਂ ਅਸਾਂ ਕਪੂਰਲਲੇ ਹੀ ਖਤਮ ਕਰ ਦਿੱਤੀ ਸੀ । ਖੈਰ ਆਪੋ 
ਆਪਣੀ ਪਹੁੰਚ ਦੈ ।'' 
ਰ੍ ਨਵਿੰਦਰੇ ਰਵੀ, ਨੇਰੰਬੀ _[ਕੇਨੀਆ। 


104 ਸਿਰਜਣਾ 


ਮਹਾਨ ਗੋਰਕੀ 
ਦੀ 
`ਪਹਿਲੀ ਜਨਮ ਸ਼ਤਾਬਦੀ 
ਨਵਯੁਗ ੫ਬਲਿਸ਼ਰਜ਼ ਵਲੋ” 
ਮੈਕਸਿਮ ਗੋਰਕੀ ਦੀਆਂ ਸੰਸਾਰ ਪ੍ਰਸਿਧ ਅਮਰ ਰਚਨਾਵਾਂ ਉਪਰ 


ਵਿਸ਼ੇਸ਼ ਰਿਆਇਤ 


ਛਪੀ ਕੀਮਤ ਘਟੀ ਕੀਮਤ 


੨ ਗੋਰਕੀ ਦੀਆਂ ਕਹਾਣੀਆਂ ਕਹਾਣੀਆਂ 6--00 4--=00 
ਤਿੰਨ ਜਣੇ ਨਾਵਲ $==5$0 3--50 
ਜੀਵਨ ਤੇ ਸਾਹਿੱਤ ਸਾਹਿੱਤਕ ਲੇਖ _ 6--00 3--50 
ਇਟਲੀ ਦੀਆ ਕਹਾਣੀਆਂ ਕਹਾਣੀਆਂ 3-੨50 2--00 
ਮੋਰਾ ਬੱਚਪਨ ਜੀਵਨੀ 4--00 $=-50 
` ਮੋਰੇ ਸ਼ਾਗਿਰਦੀ ਦੇ ਦਿਨ ਨ 6--00 3--50 
ਮੇਰੇ ਵਿਸ਼ਵ ਵਿਦਿਆਲੇ ੪ 9--00 $--00 ` 
ਕੁਲ ਜੋੜ 934-00 21-00 


ਇਹ ਪੁਸਤਕਾਂ ਇਕੱਠੀਆਂ ਮੰਗਵਾਣ ਵਾਲੇ ਪਾਸੋ` ਡਾਕ ਖ਼ਰਚ ਸਮੇਤ 
ਸਿਰਫ ਵੀਹ ਰੁਪਏ ਵਸੂਲ ਕੀਤੇ ਜਾਣਗੇ । 


ਮਹਾਨ ਗੋਰਕੀ ਦੀ ਜਨਮ ਸ਼ਤਾਬਦੀ ਦੇ ਸਿਲਸਿਲੇ ਵਿਚ ਅਜ ਹੀ ਇਹ 
ਪੁਸਤਕਾਂ ਮੰਗਵਾਓ, ਤੇ ਗੋਰਕੀ ਦੀਆਂ ਸੈਸਾਰ ਪ੍ਰਸਿੱਧ ਰਚਨਾਵਾਂ ਤੋ” 


% ਪਿ 


ਜਾਇ: ਹੁਵੇ | 
ਕਸ ਮਨੂ 
_ਨਵਯੁਗ ਪਬਲਿਸ਼ਰਜ਼, ਚਾਂਦਨੀ ਚੌਕ ਦਿੱਲੀ-9 


ਸਿਰਜਣਾ ਤੱ 


“ਨੂਰ ਦੇ ਫੁਲ" ਪਿਛੋਂ ਅਮਰਕੋਮਲ ਦਾ ਨਵਾਂ ਕਾਵਿ ਸੰਗ੍ਰਹਿ 


ਬੈਦਨਬਾਰ 


ਅਮਰ ਕੋਮਲ ਆਪਣੀਆਂ ਕਵਿਤਾਵਾਂ ਵਿਚ ਸਮੂਹ ਨੂੰ ਨਿਜ ਵਿਚ ਢ'ਲਕੋ, ਅਤੇ _ਨਿਜ 
ਨੂੰ ਸਮੂਹੀ ਬਣਾਕੇ ਪੇਸ਼ ਕਰਨ ਵਿਚ ਸਫਲ ਹੋਇਆ ਹੈ । ਉਸ ਦੀ ਸੱਜਰੀ ਬੁੱਧੀ ਨੇ ਇਸ ਗੱਲ 
ਦਾ ਨਿਤਾਰਾ ਕਰ ਲਿਆ ਹੈ ਕਿ ਪਿਆਰ, ਸੰ ਦਰਤਾ, ਜੀਵਨ ਤੇ ਵਿਸ਼ਵ ਦੀ ਸੁਰਖਿਆ ਕ੍ਰਾਂਤੀ 


<< 


ਨਾਲ ਹੀ ਸੰਭਵ ਹੋ ਸਕਦੀ ਹੈ । ਉਹ ਸਹਿਜਮਤੇ ਦਾ ਕਵੀ ਹੈ ਜਿਸ ਨੇ ਜਜ਼ਬੇ ਨੂੰ ਕਾਵਿ ਮਈ 
ਅਰਥ ਦਿੱਤੇ ਹਨ । ਤੇ ਕਲਾ ਮਈ ਢੰਗ ਨਾਲ ਕਵੀ ਨਵਚੇਤਨਾ ਦਾ ਬੈਦਨਬਾਰ ਕਰਦਾ ਹੈ । 


ਵਧੀਆ ਗੈਟ ਅਪ, ਐਟਿਕ ਪੇਪਰ 
ਮੋਤੀਆਂ ਵਰਗੀ ਛਪਾਈ 
ਮੁਲ ਤਿੰਨ ਰੁਪਏ 50 ਪੈਸੇ 
ਛਾਪਕ-- ਨੈਸ਼ਨਲ ਬੁਕ ਸ਼ਾਪ ਚਾਂਦਨੀ ਚੌਕ ਦਿੱਲੀ--6 


ਸਿਰਜਣ' ਦੀ ਮਾਲਕੀ ਸਬੋਧੀ 
ਜਾਣਕਾਰੀ ਤੇ ਹੋਰ ਵੋਰਵਾ' 


ਪ੍ਰਕਾਸ਼ਕ ਸਥਾਨ 225 ਬੀ, ਮਖਦ੍ਮਪੁਰਾ ਜਲੈਧਰ 
ਪ੍ਰਕਾਸ਼ਕ ਸਮਾਂ ਤ੍ਰਮਾਸਕ 

ਸੈਪਾਦਕ, ਮਦਿ੍‌ਕ ਤੇ ਪ੍ਰਕਾਸ਼ਕ ਤੇ ਮਾਲਕ ਦਾ ਨਾਂਉ” ਸੀ ਸੁਲੇਖਾ 

ਪਤਾ 225 ਬੀ, ਮਖਦ੍ਰਮਪੂਰਾ ਜਲੈਂਧਰ 
ਕੌਮੀਅਤ ਭਾਰਤੀ 


ਮੈ ਸੁਲੇਖਾ ਐਲਾਨ ਕਰਦੀ ਹਾਂ ਕਿ ਉਪਰ ਦਿਤਾ ਵੇਰਵਾ ਮੇਰੇ ਗਿਆਨ ਤੇ ਵਿਸ਼ਵਾਸ਼ 


ਅਨੁਸਾਰ ਸਹੀ ਹੈ । 
ਦੁਸਖਤੀ ਸੁਲੋਖਾ 


ਮਿਤੀ 29. 2. 1968 


ਸੈਪਾਦਕ, ਮੁਦਿ੍‌ਕ, ਪ੍ਰਕਾਸ਼ਕ ਤੇ ਮਾਲਕ ਸ੍ਰੀਮਤੀ ਸੁਲੇਖਾ ਨੇ ਅਠੂੂਪਮ ਪ੍ਰਿੰਟਿੰਗ ਪਰੈਸ 
ਚਹਾਰ ਬਾਂਗ ਜਲੰਧਰ ਤੋ ਛਪਵ' ਕੇ 2251, ਮਖਦ੍ਰਮਪੁਰਾ, ਜਲੰਧਰ ਤੋ" ਪ੍ਰਕਾਸ਼ਤ ਕੀੜਾ । 
ਪ੍ਰਕਾਸ਼ਨ ਮਿਤੀ : 15 ਮਈ, 1968 


106 । ਰ੍ ਸਿਰਜਣਾ 


੮੩੨ 


ਇਕ ਮਗਦੇਸ਼, ਸਿਰਜਣਾ ਦੇ ਪਾਠਕਾਂ ਲਈ 


੭ ਮੈਂ ਇਕ ਮਸ਼ੀਨ ਹਾਂ । 
2 ਵਿਉਪਾਰ ਵਿਚ ਮੈ ਵਾਧਾ ਕਰਦੀ ਹਾਂ ! _ 
੭ ਦੋ ਅਣਜਾਣੇ ਦਿਲਾਂ ਨੂੰ ਮਿਲਾਂਦੀ ਹਾਂ ! 
੭ ਮੋਰਾ ਹਿੱਸਾ ਆਪ ਨੂੰ ਸੱਦਾ ਦੇਣ ਵਿਚ ਵੀ ਹੈ ! 
6 ਜਨਮ-ਮਰਨ ਵਿਚ ਆਪ ਦੀ ਸਾਥਣ ਹਾਂ ! 

ਬੜੇ ਬੜੇ ਸਮਾਗਮ ਮੋਰੇ ਤੋ” ਬਿਨਾਂ ਅਧੂਰੇ ਸਮਝੇ ਜਾਂਦੇ ਹਨ ! 
. ਹਿਸਾਬ ਕਿਤਾਬ ਦਾ ਸਾਰਾ ਧੰਦਾ ਰੁਕ ਜਾਂਦਾ ਹੈ ! 
੨ ਜੇ ਮੈਂ ਰੁਕਾਂ ਤਾਂ ਆਵਾਜਾਈ ਦੇ ਸਾਧਨ ਵੀ ਰੁਕ ਜਾਂਦੇ ਹਨ ! 
7 ਭਾਵ ਮੌਰੇ ਤੋਂ` ਬਿਨਾਂ ਸੈਸਾਰ ਦੀ ਸਾਰੀ ਕਿਰਿਆ ਰੁਕ ਸਕਦੀ ਹੈ ! 
੭ ਜੇ ਇਹ ਗੱਲਾਂ ਗ਼ਲਤ ਹਨ ਤਾਂ ਮੈਨੂੰ ਮਿਲਕੇ ਦਸੋ ਮੈ ਦੰਡ ਦੀ_ 


ਰ ਮੇਰਾ ਘਰ, ਮੇਰਾ ਪਤਾ :-- 
੫ ਲੇਟੈਸਟ ਪ੍ਰਿੰਟਰਜ਼ 


<< < 


ਨੇੜੇ ਰੋਜ਼ਾਨਾ ਹਿੰਦ ਸਮਾਚਾਰ, ਜਾਲੈਧਰ--ਫ਼ੋਨ ੬੪੫੦ 


7 


21੧1/41੧& 11੬37) ੮00]361 ੧੫੩੮੬ _ 101101470੧. 
੦1. 4 1੦. 2 £੧11-71)-101€ 1968 


੧ਿ੬ਟ15੯੬7੬੦ ੪101 ੮੧੬ ੧210੩ ੦1 ੧ਿ੬%57੩੭੬75 ੮7 1061੩ ੪16€ ਕਿ. 1੫. 10215/65 


ਗੁਰਦਿਆਲ ਸਿੰਘ ਪੰਜਾਬੀ ਦਾ ਉਹ ਨਾਵਲਕਾਰ ਹੈ ਜਿਸ 
ਹੁਣ ਤੱਕ ਦੋ ਨਾਵਲ '('ਮੜ੍ਹੀ ਦਾ ਦੀਵਾ” ਤੇ “ਅਣਹੋਏ”) 
ਲਿਖੇ ਹਨ ਤੇ ਦੋਹਾਂ ਨੂੰ ਪੰਜਾਬ ਸਰਕਾਰ ਵਲੋ ਸਰਵ ਉਤਮ 
ਪੁਰਸਕਾਰ ਦੇ ਕੇ ਸਨਮਾਨਿਆ ਗਿਆ ਹੈ । (“ਮੜ੍ਹੀ ਦਾ ਦੀਵਾ” 
ਲਈ ੧੯੬੬ ਵਿਚ ਤੇ 'ਅਣਹੋਏ'' ਲਈ ਇਸ ਸਾਲ) ਇਹਦੇ 
ਨਾਲ ਹੀ ਗੁਰਦਿਆਲ ਸਿੰਘ ਪਹਿਲਾ ਪੰਜਾਬੀ ਲੇਖਕ ਹੈ ਜਿਸਨੂੰ 
ਲਗਾਤਾਰ ਤਿੰਨ ਸਾਲ (੧੯੬੬-੬੭-੬੮) ਸਰਵ _ਉਤਮ 
ਪੁਰਸਕਾਰ ਮਿਲਿਆ ਹੈ (੧੯੬੭ ਦਾ ਓਪਰਾ ਘਰ” ਕਹਾਣੀ 
ਸੰਗ੍ਰਹਿ ਲਈ) । ਜਿਥੇ ਇਹ ਗੱਲ ਗੁਰਦਿਆਲ ਸਿੰਘ ਦੀ ਕਿਰਤ 
ਦੀ ਉਤਮਤਾ ਦੀ ਸੂਚਕ ਹੈ ਉਥੇ `ਭਾਸ਼ਾ ਵਿਭਾਗ ਪੰਜਾਂਬ ਵੀ 
ਇਹਦੇ ਲਈ ਵਧਾਈ ਦਾ ਹੱਕਦਾਰ ਹੈ ਕਿ ਉਹਨੇ ਇਕ ਚੰਗੇਂ 
ਲੇਖਕ ਨੂੰ ਸਨਮਾਨ ਦੇ ਕੇ ਆਪਣੀ ਕਦਰ ਵਧਾਈ ਹੈ । 
ਅਸੀ ਸਿਰਜਣਾ ਵਲੋ ਲੇਖਕ ਤੇ ਮਹਿਕਮੇ. ਨੂੰ ਵਧਾਈ 
ਦੇਦੇ ਹਾਂ । ਰ 
ਗੁਰਦਿਆਲ ਸਿੰਘ ਦੀਆਂ ਪੁਸਤਕਾਂ . 
ਮੜ੍ਹੀ ਦਾ ਦੀਵਾ (ਨਾਵਲ) 
ਅਣਹੋਏ (ਨਾਵਲ) 
ਓਪਰਾ ਘਰ (ਕਹਾਣੀ ਸੰਗ੍ਰਹਿ) 
ਚੇਨ ਦਾ ਬੂਟਾ _(ਕਹਾਣੀ ਸੇਗ੍ਰਹਿ) 


